ਜੁਲਾਈ ੧੯੮੯ 


ਮੁਰਸ਼ਿਦ ਉਹ ਸਹੇੜੀਏ ਜਿਹੜਾ ਦੋ ਜਗ ਖੁਸ਼ੀ ਵਿਖਾਵੇ 
ਪਹਿਲੇ ਗ਼ਮ ਟੁਕੜੇ ਦਾ ਮੋਟੇ, ਵੱਤ ਰੱਬ ਦਾ ਰਾਹ ਸੁਝਾਵੇ 
ਕਲਰ ਵਾਲੀ ਕੋਧੀ ਨੂੰ ਚਾ ਚਾਂਦੀ ਖਾਸ ਬਣਾਵੇ 
ਜਿਸ ਮੁਰਸ਼ਿਦ ਇੱਥ ਕੁਝ ਨਾ ਕੀਤਾ. ਕੂੜੇ ਲਾਰੇ ਲਾਵੇ 

-ਸੁਲਤਾਨ ਬਾਹੂ 


॥24 ॥£ ॥£। ॥੯੧ 


--ਲ" 


ਸਤਿਗੁਰੂ ਪ੍ਰਤਾਪ ਸਿੰਘ ਜੀ ਇਕ ਐਸੇ ਮੁਰਸ਼ਦ ਸਨ ਜਿਨ੍ਹਾਂ ਅਪਣੀ ਉੱਮਤ ਨੂੰ ਦੋ ਜੱਗ ਖੂਸ਼ੀ ਵਿਖਾਈ । ਟੁਕੜੇ (ਰੋਟੀ) 
ਦਾ ਗਮ ਵੀ ਮੇਟਿਆ ਅਤੇ ਰੱਬ ਦਾ ਰਾਹ ਵੀ ਵਿਖਾਇਆ । ਹੌਰਨਾਂ ਕਾਰਜਾਂ ਤੇ ਇਲਾਵਾਂ ਆਪ ਜੀ ਨੂੰ ਗਉ ਨਸਲ 
ਦੀ ਉਨਤੀ ਕਰਕੇ ਦੁੱਧ ਅਤੇ ਕਿਸਾਨ ਵਾਸਤੇ ਬੌਲ ਉਪਲਬਧ _ਕਰੌਂਣ ਦਾ ਅਮਲੀ ਅਤੇ ਸਫਲ ਕਾਰਜ ਕਰਮ ਲਾਗੂ 
ਕੀਤਾ । ਆਪ ਜੀ ਦੇ ਜਨਮ ਸ਼ਤਾਬਦੀ ਸਾਲ ਵਿਚ ਪੰਡਿਤ ਰਾਜਿੰਦਰ ਮਿੰਘ ਦਾ ਲੇਖ ““ਗਉ ਮਾਤਾ ਕਿਓ'' ਅੰਦਰ 
- ਪ੍ਰਕਾਸ਼ਤ ਹੈ । ਤੁ 


੪ 


ਮੇ 
॥ 


5 58000 2800 50100 ਹ। ੬10 


ਹੈਦਰਾਬਾਦ 


_ ਵਧੀਆ, ਸਵਾਦਿਸ਼ਟ ਪੌਸ਼ਟਿਕ ਬਿਸਕੁਟ ਬਨਾਉਣ ਵਾਲੇ ___ 


॥੯05//8੮06€.00/08।!5/81੧0181 ਰ ਹੂ. 


੧1111 8697 €010717101415 ਜ॥੭੧ਮ: 


2087 815%0115 ਏ੮੯. 0੯0. 


__8$4&01705% ੧834੧, %੧੦40. ੧੧0੬੧4&੪40-500035 ।੯014 


ਵਰਿਆਮ ਜੁਲਾਈ ੧੯੮੯ 


॥੧)59/3੮1146€.0।0/08।5/1811003। 


ਵਰਿਆਮ 
_ ਜੁਲਾਈ -੧੯੮੯ ਜਿਲਦ--੧੪ __ ਅੰਕ--੯ 
ਤੁਹਾਡੇ ਰੂਬਰੂ 


ਪਤਰਕਾਰੀ ਵਰਗ ਤੇ ਵਰਤਮਾਨ ਸਮਾਂ ਸ਼ਾਇਦ ਸਤ 
ਤੋਂ ਵਧ ਸੰਕਟਮਈ ਹੈ । ਵੱਡੇ ਤੋ ਵੱਡੇ ਅਤੇ ਛੋਟੇ ਤੇ ਛੋਟੇ 
ਅਖਬਾਰ ਰਸਾਲੋ ਤੇ ਇਸ ਦਾ ਅਸਰ ਹੈ । ਮਹਿੰਗਾਈ ਨੇ 
ਚਹੁੰ ਪਿਓ ਯਲਟਗਾਰ ਪਾਈ ਹੈ । ਕਾਰਜ਼ ਹਰ ਵਾਰ ਅਗੇ 
ਤੱ ਮਹਿੰਗਾ ਮਿਲਦਾ ਹੈ। ਛੁਪਾਈ ਦੇ ਰੇਟ ਉਪਰ ਤੋ` ਉਪਰ ਹੀ 
ਚਲੋ ਜਾ ਰਹੇ ਹਨ । ਡਾਕ ਦੇ ਰੇਟ ਵੀ ਵਧਦੇ ਹੀ ਤੁਰੇ ਗਏ 
ਹਨ । ਬਹਤ ਸਾਰੇ ਅਖਬਾਰ ਬੁੰਦ ਹੋ ਗਏ ਹਨ । ਬਾਕੀਆਂ 
ਠੇ ਮਜਬੂਰਣ ਅਪਣੇ ਰੇਟ ਵਧਾਏ ਹਨ । ਪਰ ਇਹ ਹੱਲ 
ਨਹੀ` ਹੈ 1 

ਵਰਿਆਮ ਵੀ ਇਸ ਸਥਿਤੀ ਵਿਚ ਬਹੁਤ ਲਤਾੜਿਆ 
ਗਿਆ ਹੈ ! ਅਸੀਂ ਬਹੁਤ ਸਾਰੇ ਸੁਜਨਾਂ ਨੂੰ ਚਿਠੀਆਂ ਪਾਈਆਂ 
ਹਲ ਜਿਨ੍ਹਾਂ ਵਿਚ ਉਹਨਾਂ ਦੇ ਬਕਾਇਆ ਚੰਦਿਆਂ ਦਾ ਵੇਰਵਾ 
ਨੈ । ਇਹ ਰਕਮ ਹਜ਼ਾਰਾਂ ਰੁਪਏ ਤਕ ਜਾ ਪੁੱਜੀ ਹੈ । ਸਾਡੀਆਂ 
ਚਿਠੀਆਂ ਦੇ ਉਤਰ ਵਿਚ ਜੋ ਹੁੰਗਾਰਾ ਅ'ਇਆ ਹੈ ਸਾਨੂੰ 
ਦਸਦਿਆਂ ਸੰਗ ਆ ਰਹੀ ਹੈ ਕਿ ਉਸ ਨਲ ਚਿੱਠੀ ਪਤਰ 
ਦਾ ਖਰਚਾ ਹੀ ਨਿਕਲ ਸਕਿਆ ਹੈ । ਮਜਬੂਰ ਹ ਕੇ ਅਸੀ 
ਅਪਣੇ ਇਹਨਾਂ ਸਜਨਾਂ ਨੂੰ ਪਰਚਾਂ ਭੇਜਣਾ ਬੰਦ ਕਰ ਦਿਤਾ ਹੈ । 
ਇਹਨਾਂ ਵਿਚੋਂ ਕਈ ਕਹਿੰਦੇ ਕਹਾਉਂਦੇ ਬੋਦੇ ਵੀ ਹਨ । ਖੌਰ 

ਅਸੀ ਅਜੇ ਪਰਚੇ ਦੀ ਕੀਮਤ_ ਨਹੀ' ਵਧਾਉਣਾ 
ਚਾਹੁੰਦੇ । ਅਸੀਂ ਵਿਸ਼ੇਸ਼ ਅਪੀਲ ਕਰਦੇ ਹਾਂ । ਅਪਣੇ ਸਾਰੇ 
ਦਸਤਾਂ, ਮਿਤਰਾਂ, ਸ਼ੁਭ ਚਿੰਤਕਾਂ - ਅਤੇ ਪਿਆਰਿਆਂ ਕੋਲ । 
ਤਸੀ' ਥੋਹੜਾ ਥੋਹੜਾ ਭਾਰ ਚੁੱਕੇ ਤਾਂ ਅਸੀ` ਤੁਹਾਡੀ ਸੇਵਾ 
ਜਾਰੀ ਰਖ ਸਕਦੇ ਹਾਂ । ਹਰ ਮਹੀਨੇ ਛੌਟਾਂ ਮੌਟਾ ਇਸ਼ਤਿਹਾਰ, 
ਮਾਇਕ ਸਹਾਇਤਾ, ਜੀਵਨ ਮੈਂਬਰੀ ਦਾ ਚੰਦਾ ਅਤੇ ਸਾਧਾਰਣ 
ਚੰਦਾ ਭੋਦਦੇ ਰਰੋ । .ਹੋਨ ਗਾਹਕ ਬਨਾਉਣ ਲਈ ਹੰਭਲਾ 
ਮਾਰਦੇ ਰਹੋਂ ਤਾਂ ਅਸੀਂ ਤੁਹਾਡ ਵਿਸ਼ੋਸ਼ ਸ਼ੁਕਹਗੁਜਾਰ ਹੋਵਾਂਗੇ । 

ਇਹ ਵਰਿਆਮ ਦੇ ਨਾਲ ਨਾਲ ਤੁਹਾਡੀ ਆਪਣੀ 
ਇਜ਼ਤ ਦਾ ਵ ਪ੍ਰਸ਼ਨ ਹੈ । 


ਦਾ ਹੱਥ ਫੜਣਗੇ । 
ਕੁਝ ਉਪ੍ਰਕਤਨ ਕਾਰਨ ਅਤੇ ਕੂਝ ਸੰਪਾਦਕ ਦੇ ਰੁਝੇਵਿਆਂ 
ਕਾਰਨ ਹਥਲੇ _ਔਕ _ਵਿਚ ਬਹੁਤ ਅਹਿਮ ਰਿਪੌਰਟਾਂ ਲਗਣ 
ਰੰਹਿ ਗਈਆਂ ਹਨ । ਅਗਲੇ ਅੰਕ ਵਿਚ ਉਹ ਪ੍ਰਕਾਸਤ 
ਕਰਾਂਗੇ ਰ੍ ਨਵ 
ਥੋਹੜੇ ਲਿਖੋ ਨੂੰ ਬਹ੍‌ਤਾ ਸਮਝਣਾ । 
--ਜਗਦੀਸ਼ ਸਿੰਘ 


ਵਰਿਆਮ ਦੇ ਨਵੇ' ਫੋਨ ਨੰਬ 


ਦਫਤਰ ਦਹ ਪਤਾ : ਨ 076 00085 


ਮਾਸਕ ਵਰਿਆਮ 01000) ੪4੧੭0 
ਲਾਡਵਾਲੀ ਰੋਡ (੧0301) 


(ਨੇੜੇ ਮਦਨ ਫਲੌਰ ਮਿਲ) £89੦9,81। ੧੦3੦, 
ਜਲੰਧਰ(੧੪੪੦੦੧ (19ਗ। 10398 71001 0/॥॥ 
4818110181-144001 


ਵਰਿਆਮ ਦੇ ਦਰ 

ਇਕ ਪ੍ਰਤੀ ੩-੦੦ ਰੁਪਏ 
ਸਾਲਾਨਾ ਚਦਾ ੩2੨੦੦ ,, 
ਤਿੰਨ ਸਾਲ ਵਾਸਤੇ ੮੦੦੦ ,, 
ਚਾਰ ਸਾਲ ਵਾਸਤੇ ੧੦੦.੦੦ ,, 
ਪੰਜ ਸਾਲ ਵਾਸਤੇ ੧੨੫੦੦ 8 
ਉਮਰ ਭਰ ਵਾਸਤੇ ੩੦੦.੦੦ ,, 
ਥਾਈਲੌ ਡ : ਹਵਾਈ ਡਾਕ ੨੦੦੦੦ ,,. 

ਸਪੰਦਰੀ ੮੦੦੦੦. ;; ? 
ਅਰਬ ਅਫਰੀਕਾ ] ਹਵਾਈ ਡਾਕ __੨੫੦੦੦੦ ,;, 
ਤੇ ਯ੍ਰਰਪ _ਡੈ ਸਮੁੰਦਰੀ ੮੪.60...% 
ਅਮਰੀਕਾ _ ਹੂ ਹਵ'ਈ ਡਾਕ __੩੦੦.੦੦ ,, 
ਕਨੇਡਾ ਸਮੁੰਦਰੀ ਡਾਕ __ ੮੦੦੦੦ ., 


ਕਿਕਗ-. 6$ 


“ਨ ”. ਨ, 


ਨ 0 ੧ 4 57547 
ਸਾਡੇ ਜੀਵਨ ਸਹਾਇਕ ਕਾਰੋਬਾਰੀ ਹਸਤੀਆਂ ਤੇ 
ਸਾਨੂੰ ਬਹੁਤ ਮਾਨ ਹੈ । ਉਹਨਾਂ ਸਦਕਾ ਵਰਿਆਮ _ਚ਼ਲੀ ਜਾ ਘਰ : 5 62 8 $ 
ਰਿਹਾ ਹੈ । ਅਸੀਂ ਆਸ ਕਰਦੇ ਹਾਂ ਕਿ ਵਰਿਆਮ ਨੂੰ ਦਿਤੇ 0000 ਰਾ 
ਇਸ਼ਤਿਹਾਰਾਂ ਦੇ ਦਰਾਂ ਵਿਚ ਵਾਧਾ ਕਰਕੇ ਸਦਾ ਵਾਂਗ ਇਸ ਰ੍ 
ਵਰਿਆਮ ਜੁਲਾਈ ੧੯੮੯ ਸਿ 


<<. ==- ੫0੬ &<<੬..<<.ਊ=-<੦੬<<=੬-੨੩੦==< 


ਤਹ 


ਗਉਂ ਮਾਤਾ ਕਿਉ' ? 

ਰਾਜਿੰਦਰ ਸਿੰਘ ਗੁਰੂਸਰ 

ਬਹੁਤ ਪੁਰਾਣੀ ਗੁੱਲ ਹੈ । ਸ) ਸਤਿਗੁਰ੍ਹ ਪ੍ਰਤਾਪ ਸਿੰਘ 

ਜੀ ਮਹਾਰਾਜ ਮੰਨੂੰ ਤਬੋਲੇ ਵਿਚ ਗਈਆਂ ਵਖਾ ਰਹੇ ਸਨ । 

ਕਹਿਣ ਲਗੇ ਆਹ ਓਹ ਗਾਂ ਹੈ, ਜਿਸਦਾ ੩੬ ਸੇਰ ਦੁਧ 

ਅਤੇ ਸਵਾਂ ਚੋਂ ਸੇਰ ਮੱਖਣ ਰੋਜ਼ਾਨਾ ਦਾ ਜੋਖਿਆ ਗਿਆ ਹੈ । 

ਏਸ ਗਾਂ ਦੀ ਨਾਨੀ ਮਾਂ ਗੁਰ੍ਹਸਰ ਤੋਂ ਆਈ ਸੀ । ਤੌਨੂੰ ਮੈ” 
ਓਸਦੀ ਕਹਾਣੀ ਸ੍ਣੌੱਦਾ ਹਾਂ । 

ਮੇਰੀ, ਮਾਤਾ ਜਿਉਣ ਕੌਰ ਨਾਲ ਤਿੱਖੀ ਤੂੰ ਤੜੱਕ ਹੋ 
ਗਈ ਸੀ । ਮੈ ਬਿਨਾਂ ਕਿਸੇ ਨੂੰ ਦਸੇ ਆਪਣਾ ਕਛੰਹਰਾ ਪਰਨਾ 
ਅਤੇ ਕੁਝ ਪਾਠੀ ਸਿੰਘ ਨਾਲ ਲੌ ਬੀੜ ਵਿਚ ਆ ਗਿਆ । 
ਭੌਣੀ ਸਾਹਿਬ ਅਸਲੋਂ” ਕਿਮੋ ਨੂੰ ਪਤਾ ਨਹੀ ਸੀ, ਕਿ ਮੈ 
ਕਿਥੇ ਹਾਂ । ਨਕਦੀ ਦੇ ਰੂਪ ਵਿਚ ਮੌਰੇ ਕੌਲ ਇਕ ਪੰਸਾ ਵੀ 
ਨਹੀਂ ਸੀ । ਰਾਤ ਨੂੰ ਜਿਉ ਤਰੇ ਜਿਉ" ਤ੍ਰੇ ਦਿਨ ਚੜ੍ਹਦੇ 
ਨੂੰ ਬੀੜ ਵਿਚ ਪਹੁੰਚ ਗਏ । 

ਬੀੜ ਵਿਚ ਗਾਈਆਂ ਵੀ ਸਨ ਅਤੇ ਥੋੜੀ ਜਿੰਨੀ ਖੋਤੀ 
ਵੀ ਹੈ ਸੀ । ਖੇਤੀ ਅਤੇ ਗਾਈਆਂ ਦੀ ਦੇਖ ਭਾਲ ਉਤੇ ਕ੍ਝ 
ਸਿੰਘ ਵੀ ਉਥੇ ਰਹਿੰਦੇ ਸਨ । ਜਿਸ ਕਰਕੇ ਬਹੁਤੀ ਪ੍ਰੇਸ਼ਾਨੀ 
ਨਹੀਂ ਸੀ ਹੋਈ ਸਾਨੂੰ । ਅਸਲੋ_ਸਾਦਾ ਜਿਹੀ ਰਿਹਾਇਸ਼ 
ਮਿਝ ਗਤੀ ਸੀ ਸਾਨੂੰ । ਟਿਤਨਾਨ ਪਾਣੀ ਕੀਤਾ । ਪ੍ਰਜ਼ਾਦੇ 
ਛਕੋ ਅਤੇ ਬਰਜ ਗਤੇਂ । 

ਪਿਛਲੇ ਪਹਿਰ ਉਠ ਕੇ ਸਕੀਮ ਬਣਾਈ ਗਈ ਕਿ 
ਅਖੰਡ ਪਾਠਾਂ ਦੀ ਲਤੀ ਤੌਰੀ ਜਾਣੇ । ਜੰਗ ਸਿੰਘ, ਮਾਘਾ 
ਸਿੰਘ, ਸੰਤ ਇੰਦਰ ਸਿੰਘ ਚਕ੍ਰਵਰਤੀ, ਭਾਈ ਵਜ਼ੀਰ ਸ਼ਿੰਘ 
ਤਾਂ ਮੇਰੇ ਨਾਲ ਹੀ ਸਨ । ਭਾਈ ਜੀ ਨੂੰ ਤਾਂ ਅਸੀਂ ਪਹਿਰੇ 
ਉਤੇ ਲਾ ਦਿਤਾ । ਏਸ ਤਰ੍ਹਾਂ ਅਸੀ' ਚੌਹਾਂ ਨੇ ਪਾਠ ਸ਼ੁਤੂ ਕਰ 
ਦਿਤੇ । ਪਾਠੀ ਅਸੀ' ਸਾਰੇ ਹੀ ਬਹੁਤ ਤੇਜ਼ ਸਾਂ, ਏਸ ਵਾਸਤ 
ਬਾਰਾਂ ਪਹਿਰਾਂ ਪਿਛੋ ਅਖੰਡ ਪਾਠ ਦਾ ਭੌਗ ਪਾਂ ਦਿੰਦੇ । 

ਅਖੰਡ ਪਾਠਾਂ ਵੇਲੇ - ਚਕ੍ੂਵਰਤੀ, ਜੰਗ ਸਿੰਘ ਤੇ 
ਮਾਘਾ ਸਿੰਘ ਅਮ੍ਰਮਨ ਮੋਰੇ ਨਾਲ ਹੀ ਹੁੰਦੇ । ਪਾਠਾਂ ਛਾ ਤਾਂ 
ਸਾਨੂੰ ਚਾਅ ਹੀ ਚੜ੍ਹ ਜਾਂਦਾ । ਆਟਾ ਤਾਂ ਵਾਧੂ ਸੀ, ਪਰ ਘੀ 
ਜੋ ਥੋੜਾ ਬਹੁਤ ਸਾਧਾਂ ਨੇ ਜੋੜਿਆ ਸੀ--ਦੇਹ ਚੰਹ ਦਿਨਾ 
ਵਿਢ ਖਤਮ ਹੋ ਗਿਆਂ । ਸਾਡੇ ਕੌਲ ਰਹਿ ਗਿਆ ਗਾਂ ਦਾ 
ਦਧ-ਜੋ ਸਾਡੇ ਗੁਜ਼ਾਰੇ ਜੌਗਾ ਤਾਂ ਹੈ ਈ ਸੀ । 

“ਆਪੇ ਜਾਂਵੀ, ਆਪੋ ਮਾਵੀ ਆਪ ਵਜਾਏ ਤ੍ਰਰਾ”' 
ਫਾਂਗ ਲੰਗਰ ਪਾਂਣੀ ਦਾ ਪ੍ਰਬੰਧ ਵੀ ਸਾਨੂੰ ਆਪ ਹੀ 
ਕਰਨਾ ਪੈਦਾ ਸੀ । ਗਾਂ, ਜੋ ਮੋਰੇ ਸਹੁਰਾ ਸਾਹਿਬ ਸ੍ਰ: ਸੁੰਦਰ 
ਸਿੰਘ ਨੇ ਗੁਰੂ ਸਰ ਤੋ ਭੇਜੀ ਸੀ, ਓਹੋ ਹੀ ਦੁਧ ਦਿੰਦੀ ਸੀ । 


01 


ਮੰ` ਸਾਰਿਆਂ ਨੂੰ ਕਹਿ ਦਿਤਾ ਸੀ_ਕਿ ਮੈਨੂੰ ਪ੍ਰਸ਼ਾਦਾ 
ਅਨਰੌਪੜਿਆ ਦੇ ਦਿਆ ਕਰੋਂ ! ਦੁੱਧ ਵਿਚੋਂ, ਮੋਰਾ ਹਿੱਸਾ 
ਜਿੰਨਾਂ ਬਣੇ ਉਹ ਮੰਨੂੰ ਜ਼ਰੂਰ ਦੇ ਦਿਆ ਕਰੋ । _ ਕਿ 

ਓਸ ਵੇਲ ਗਾਂ ਦਾ ਦੁਧ, ਚਾਰ ਸੋਰ ਸ਼ਾਮ ਨੂੰ ਅਸੀ 
ਚੋ ਲੱਦੇ ਸਾਂ । ਏਹੋ ਹੀ ਸਾਡੇ ਵਾਸਤੇ ਬਹੁਤ ਸੀ । ਲਾਂਗਰੀ 


ਮੇਰੇ ਹਿਸੇ ਦਾ ਦੁੱਧ ਮੈਨੂੰ ਸ਼ੁਭਾ ਸ਼ਾਮ ਦੇ ਦਿੰਦੇ ਅਤੇ ਬਾਕੀ ਦਾ 


ਜਮਾਕੋ--ਘੀ ਨਾਲ ਪ੍ਰਸ਼ਾਦੇ ਚੌਂਪੜ ਲੰ'ਦੇ ਅਤੇ ਲੱਸੀ ਜੋ ਦਧ 
ਨਾਲੋ ਵੀ ਪਿਆਰੀ ਸੀ--ਛਤ ਲੰ'ਦੇ । ਘਿਉ ਨਾ ਹੋਣ 
ਕਰਕੇ, ਪ੍ਰਸ਼ਾਦ ਤਾਂ ਮਸਾਂ ਛਟਾਂਕ ਪਾਈਏ ਦਾ ਹੀ ਕਰਕੇ ਸਾਰ 
ਲੰਦੇ ਅਖੰਡ ਪਾਠ ਦਾ ਭੌਂਗ ਪੌਣ ਵੇਲੇ । 

ਹੌਲੀ ਹੌਲੀ ਸਾਧ ਸੰਗਤ ਨੂੰ ਦੱਸ ਪੈਣੀ ਸ਼ੁਰੂ ਹੋ ਗਈ । 
ਏਸ ਤਰ੍ਹਾਂ ਰਸਦਾਂ ਵੀ ਮੌਣ ਦੁਆਬ ਅਤੇ ਪਟਿਆਲੇ ਦੇ ਪਿੰਡਾਂ 
ਵਿਚੋ ਅੰਣੀਆਂ ਸ਼ੁਰੂ ਹੋ ਗਈਆਂ ਅਤੋਂ ਪਾਠੀ ਤੇ ਸੇਵਾਦਾਰ 
ਵੀ ਹੌਰ ਪਹੌਚ ਗਏ । ਰੌਣਕ ਤਾਂ ਬਹੁਤ ਹੋਂ ਗਈ ਸੀ । ਪਰ 
ਦਧ ਵਲੋਂ” ਗੁਰ੍ਹਸਰ ਵਾਲੀ ਗਾਂ ਹੀ ਸੀ । ਜੋ ਸਾਡਾ ਕੌਮ ਸਾਰੀ 
ਜਾਂਦੀ ਸੀ । 

ਹੁਣ ਸਾਡੇ ਉਤੇ ਜੇਠ ਹਾੜ੍ਹ ਦੇ ਕਰੜੇ ਦਿਨ ਆ ਗਏ 
ਸਨ । ਮੈ ਸਾਰਿਆਂ ਨੂੰ ਕਹਿ ਦਿਤਾ ਸੀ ਏਸ ਗਾਂ ਨੂੰ ਬਿਲਕੁਲ 
ਖੁਲ੍ਹੀ ਫਿਰਨ ਦਿਓ । ਜਿਥੇਂ ਏਸ ਦਾ ਜੀ ਕਰੇ ਫਿਰੇ। ਕੌਈ 
ਰੋਕ ਨਹੀਂ ਇਸਨੂੰ । ਜੋ ਓਹ ਸਾਡੇ ਕੌਲ ਐੱਦੀ ਤਾਂ ਅਸੀ 
ਲੰਗਰ ਦਾ ਬਚਿਆ ਪ੍ਰਸ਼ਾਦਾ ਜਾਂ ਆਟੇ ਦਾ ਪੇੜਾ ਵੀ ਉਸਨੂੰ 
ਛਕਾ ਦਿੰਦੇ । ਪੈਲੀ ਵਿਚ ਵੀ ਖੁਲ੍ਹ ਫਿਰਦੀ ਰਹਿੰਦੀ । ਸਵੇਰੇ 
ਸ਼ਾਮ ਅਵਾਜ਼ਾਂ ਖ਼ਾਰਕੇ ਦੁਧ ਚੁਘਾ ਜਾਂਦੀ । ਲਗਾਤਾਰ ਓਸ 
ਨਾਲ ਸਾਡਾ ਲਗਾਉ ਵਧਦ' ਚਲ ਗਿਆ । ਦੁਪੰਹਰਾ ਵੀ 
ਓਹ ਸਾਡੇ ਕੌਲ ਕਿਤਰਾਂ ਥਲੇ ਅਕੇ ਕੱਟਦੀ । ਪਾਣੀ ਵੀ 
ਖੂਹ ਉਤੇ ਹੀ ਆਕੇ ਪੀੱਦੀ । 

ਮਹਾਰਾਜਾ ਨਾਤਾ ਨੇ ਗਊਆਂ ਵਾਸਤੇ ਹੀ ੬੦ ਮੁਰਤੇ 
ਦਾ ਏਹ ਬੀੜ ਸੀ ਭੌਣੀ ਸਾਹਿਬ ਦੇ ਲੰਗਰ ਨੂੰ ਦਾਨ ਸਰ੍ਹਪ 
ਭੇਟਾ ਕੀਤਾ ਸੀ । ਏਹ ਸਾਰਾ ਬੀੜ ਹੀ ਓਸ ਵੇਲ ਭਾਰੀ 
ਜੰਗਲ ਸੀ । ਚੌਰ ਡਾਕ੍ਹ ਵੀ ਏਥੇ ਆਕੇ ਲਕ ਜਾਂਦੇ ਸਨ । 
ਸਿਰ ਸਿਰ ਜਿਡਾ ਘਾਹ; ਸਾਉਣ ਭਾਦੋਂ” ਦੇ ਮਹੀਨੇ ਹੋ ਜਾਂਦਾ 
ਸੀ । ਜਿਸ ਵਿਚ ਜੰਗਲੀ ਸ੍ਰ, ਹਿਰਨ, ਸਹੋਂ, ਸੋਹਾਂ, ਗਿੱਦੜ 
ਬਘਿਆੜ ਅਤੇ ਰੌਝ ਚੀਤਲ ਫਿਰਦੇ ਰਹਿੰਦੇ ਸਨ । ਸੌ ਕੜੇ 
ਗਾਂਈਆਂ ਵੀ ਏਥ ਭੁੰਣੀ ਸਾਹਿਤ ਦੀਆਂ ਚਰਦੀਆਂ ਰਹਿੰਦੀਆਂ 
ਸਨ । ਜੋ ਦੁਧੋ“ ਟਲੀਆਂ ਹੁੰਦੀਆਂ । ਜਾਂ ਗਉਸ਼ਾਲਾ ਦੀ ਤਰਾਂ 
ਟਮੋਮਾਂ-ਹਮੇਸ਼ਾਂ ਲਈ ਪਛੜ ਹੈਦੀਆਂ ਉਹਨਾਂ ਦਾ ਗੁਜ਼ਾਰਾ ਵੀ 
ਏਥੇ ਵਧੀਆ ਹੁੰਦਾ ਜਾਂਦਾ ਸੀ । ਬੀੜ ਦੇ ਵਿਚਾਲਿਓ” 
ਬਰਸਾਤੀ ਨਾਲਾ ਲੰਘਦਾ ਸੀ । ਜੌ ਸਾਰੇ ਬੀੜ ਨੂੰ ਸਿੰਜਦਾ 
ਸੀ ਅਤੇ ਬੀੜ ਦੇ ਜ਼ਪੜਾਂ ਤੇ ਟੌਇਆਂ ਨੂੰ ਪਾਣੀ ਨਾਲ ਭਰ 


੨ ਵਰਿਆਮ ਜੁਲਾਈ ੧੯੮੯ 


॥0 8001 98001 21 ੬009 


੧81101815006001.001। 


ਦਿੰਦਾ ਸੀ । ਇਹਨਾਂ ਛਪੜਾਂ ਉਤੇ ਹੀ_ਜੰਗਲੀ ਜੀਵਾਂ ਤੇ 
ਗਾਈਆਂ ਦਾ ਗੁਜ਼ਾਰਾ ਹੁੰਦਾ ਸੀ ਪਾਣੀ ਦਾ । ਰਾਮ ਗਉਆਂ 
ਵੀ ਬੀੜ ਵਿਚ ਆ ਡੋਰੇ ਜਮੌਂਦੀਆਂ ਸਨ । ਗਿੱਦੜ, 
ਬਘਿਆੜ ਕਤੇ ਕਦੇ ਰਾਖਿਆਂ ਵਾਸਤੇ ਬੜੀ ਬਿਪਤਾ ਖੜੀ 
ਕਰ ਦਿੰਦੇ ਸਨ ਜਦੇ' ਕੋਈ ਗਾਂ ਜੰਗਲ ਵਿਚ ਸੂ ਪੰੱਦੀ। 
ਓਸਦੋ ਬਛੜੇ ਨੂੰ ਖਾਣ ਦੀ ਕੇਸ਼ਜ਼ ਕਰਦੇ । ਪਰ ਸਾਡੇ ਸਿੰਘਾਂ 
ਦੀ ਚੌਕਸੀ ਕਰਕੇ ਬੱਚਤ ਹੋ ਜਾਂਦੀ । ਛੇਤੀ ਕੀਤਿਆਂ ਗਾਂ ਵੀ 
ਕਿਸੇ ਨੂੰ ਨੇੜੇ ਨਹੀ ਸੀ ਲਗਣ ਦਿੰਦੀ । ਪਰ ਬਹੁਤਿਆਂ 
ਅਗੇ ਕੀ ਪੇਸ਼ ਜਾ ਸਕਦੀ ਹੈ । 

ਸਤਿਗੁਰੂ ਜੀ ਫੁਰਮਾਇਆ, ਕਿਵੇ ਕਿਵੇ' ਜੇਠ ਹਾੜ 
ਦੋ ਦਿਨ ਵੀ ਲੰਘ ਗਏ । ਇਹ ਰਾਠੀ ਗਾਂ ਲਗਾਤਾਰ ਇਕਸਾਰ 
੮ ਸੇਰ ਦੁਧ ਰੋਜ਼ਾਨਾ ਸਾਨੂੰ ਦਿੰਦੀ ਰਹੀ । ਅੱਧ ਹਾੜ ਨੂੰ ਇਕ 
ਹਲਕੀ ਜੇਹੀ ਬਾਰਸ਼ ਹੋਈ ਜਿਸ ਨਾਲ ਮੌਸਮ ਸੁਹਾਣਾ ਹੋ 
ਗਿਆਂ । ਥੌੜੀ ਜਿੰਨੀ ਹਰੇਵਾਈ ਨਾਲ ਹੀ ਸਾਨੂੰ ਸ਼ੱਕ ਹੋਂ 
ਗਿਆ ਜਿਵੇ ਗਾਂ ਦਾ ਦੁਧ ਵਧ ਗਿਆ ਹੋਵੇ । ਸਾਉਣ ਵਿਚ 
ਜਦੋ ਬਾਰਸ਼ ਖੁਲ੍ਹ ਗਈ । ਮੱਛਰ ਤਾਂ ਭਾਵੇ ਵਧ ਗਿਆ ਸੀ! 
ਪਰ ਗਾਈਆਂ ਵਾਸਤੇ ਘਾਹ ਪਾਣੀ ਵਾਧੂ ਹੋ ਗਿਆ ਸੀ। 
ਥੋੜੀ ਜਿੰਨੀ ਠੰਢ ਤੇ ਹਰੇਵਾਈ ਵਧਣ ਨਾਲ ਗਾਂ ਖੂਬ ਰਜਣ 
ਲਗੀ ਅਤੇ ਹੌਲੀ ਹੌਲੀ ਦੁਧ ਵੀ ਵਧਣ ਲਗ ਪਿਆ ।_ਸੌਣ 
ਦਾ ਮਹੀਨਾ ਖਤਮ ਹੁੰਦੇ ਹੁੰਦ ਗਉ ਮਾਤਾ ਨ ਸੋਰ ਡਗ ਦਾ 
ਦੁਧ ਕਰ ਆਈ । ਦੁਧ ਚੌਣ ਵਾਸਤੇ ਸਾਨੂੰ ਨਵੀ ਬਾਲਟੀ 
ਮੰਗਵਾਉਣੀ ਪਈ । ਦੋ ਵੇਲ ਦਾ ਅਠਾਰਾਂ ਸੇਰ ਪੱਕਾ ਦੁੱਧ 
ਮੌਰੇ ਜੀਵਨ ਦੀ ਇਕ ਅਜੋਹੀ ਘਟਨਾ ਸੀ, ਜਿਸਨੇ ਗਾਂ ਪ੍ਰਤੀ 
ਮੰਨੂੰ ਸ਼ਰਧਾਲ੍ਹ ਬਣਾ ਦਿਤਾਂ । 

ਸਤਿਗੁਰ੍ਹ ਪ੍ਰਤਾਪ ਸਿੰਘ ਜੀ ਨੇ ਮੈਨੂੰ ਦਸਿਆ -ਏਸ 
ਤੋ ਪਹਿਲਾਂ ਮੈ ਗਾਂ ਨੂੰ ਮੱਝ ਬਕਰੀ ਦੀ ਤਰ੍ਹਾਂ ਦੁਧ ਦੇਣ 
ਵਾਲਾ ਸਾਧਾਰਣ ਪਸ਼ੂ ਹੀ ਸਮਝਦਾ ਸਾਂ । ਜਦੋ ਮੈ ਨਜ਼ਦੀਕ 
ਹੋ ਕੇ ਗਾਂ ਦੀ ਏਹ ਕਰਾਮਾਤ ਵੇਖੀ, ਮੇਰਾ ਸੀਸ ਸ਼ਰਧਾ ਨਾਲ 
ਝੁਕ ਗਿਆ ਅਤੇ ਉਸ ਦਿਨ ਤੋਂ` ਮੈ ਰਿਸ਼ੀਆਂ ਮੁਨੀਆਂ ਦੇ 
ਏਸ ਵਾਕ ਨੂੰ ਸਹੀ ਰੂਪ ਵਿਚ ਪ੍ਰਤਖ ਅਜ਼ਮਾ ਲਿਆ ਕਿ ਗਉ 
ਇਕ ਦੁਧ ਵਾਲਾ ਪਸ਼ਹ ਹੀ ਨਹੀ, ਸਗੋ ਇਨਸਾਨੀਅਤ ਦੀ 
ਪ੍ਰਤੀਪਾਲਕ ਵੀ ਹੈ । ਅਤੇ ਮੰ ਏਸ ਨੂੰ ਗਉ ਮਾਤਾ ਦੇ ਰੂਪ 
ਵਿਚ ਸ੍ਰੀਕਾਰ ਕਰ ਲਿਆ । 

ਰਾਤ ਦਿਨ ਦੀ ਸਵਾ ਅਤੇ ਚੌਗੇ ਸ੍ਰਾਨ ਰਖਣ ਦਾ ਏਹ 
ਨਤੀਜਾ ਹੈ ਕਿ ਓਸੇ ਗਾਂ ਦੀ ਦੌਹਤੀ ਹੇਠਾਂ ੩੬ ਸੋਰ ਦੁਧ ਤੇ 
ਸਵਾ ਦੋ ਸੋਰ ਮੱਖਣ ਹੈ । 

ਨਸਲ ਨੂੰ ਵਧੀਆ ਬਨਾਣ ਦਾ ਇਕੋਂ ਇਕ ਗੁਰ ਹੈ-- 
ਵਧੀਆ ਨਸਲ ਦਾ ਖ੍ਰਬਸੂਰਤ ਸਾਨ੍ਹ । 

ਉਤਲੀ ਸਾਖੀ ਕਿਉਕਿ ਸ੍ਰੀ ਸਤਿਗੁਰੂ,ਪ੍ਰਤਾਪ ਸਿੰਘ 


ਜੀ ਨੇ ਮੋਨੂੰ ਆਪ `ਸੁਣਾਈ ਸੀ ਇਸ ਵਾਸਤੇ ਏਸ ਨੂੰ ਮੈਂ 
ਸੰਖੋਪ ਨਹੀ ਕਰ ਸਕਿਆ । ਏਸ ਤੱ“ ਅਗਲੀਆਂ ਉਪਲ= 
ਬਧੀਆਂ ਦਾ ਜ਼ਿਤਰ ਮੈ" ਸੌਖੋਪ ਵਿਚ ਕਰ ਰਿਹਾ ਹਾਂ । __ 

ਸਤਿਗੁਰੂ ਜੀ ਨੇ ਮੈਨੂੰ ਦਸਿਆ `ਸੀ--ਮੱਝ ਗਿਆਰਾਂ 
ਸੌ ਰੁਪਏ ਖਾ ਕੇ ਜਿਤਨਾ ਘੀ ਦੁਧ ਸਾਨੂੰ ਦਿੰਦੀ ਹੈ, ਗਾਂ ਸਤ 
ਸੌ ਰੁਪੰ ਖਾ ਕੇ ਉਤਨਾ ਹੀ ਦੁਧ ਘੀ ਸਾਨੂੰ ਦਿੰਦੀ ਹੈ । ਪਰ 
ਮੱਝਾਂ ਦੇ ਨਖਰੇ ਮਝਾਂ ਰਖਣ ਵਾਲ ਹੀ ਜਾਣਦੇ ਹਨ । ਪੰਜਾਬੀ 
ਅਖਾਣ ਹੈਂ -- 

ਘੋੜੇ ਘਰ ਸੁਲਤਾਨਾਂ 
ਮਝਾਂ ਘਰ ਵਰਿਆਮਾਂ 

ਕਹਿੰਦੇ ਨੇ ਤਕੜਾ ਆਦਮੀ ਮੱਝ ਨੂੰ ਖਾ ਜਾਂਦਾ ਹੈ 
ਅਤੇ ਮਾੜੇ ਆਦਮੀ ਨੂੰ ਮੱਝ ਖਾ ਜਾਂਦੀ ਹੈ । ਸਤਿਗੁਰੂ ਜੀ ਨੇ 
ਮੱਝ ਨੂੰ ਵੀ ਅਗੇ ਵਧਾਉਣ ਦੀ ਬੜੀ ਕੋਸ਼ਿਸ਼ ਕੀਤੀ ਸੀ । 
ਪਾਕਿਸਤਾਨ ਬਣਨ ਤ` ਪਹਿਲਾਂ ਜਦੋ ਅਜੋ ਚਾਂਦੀ ਦਾਂ 
ਰੁਪਿਆ ਚਲਦਾ ਸੀ । ਇਕ ਮਜ਼ਦੂਰ ਦੀ ਇਕ ਮਹੀਨੇ ਦੀ 
ਮਜ਼ਦੂਹੀ ਕੇਵਲ ਪੰਜ ਰੁਪਏ ਸੀ । ਘਿਓ ਰੁਪਏ ਦਾ ਸਵਾ ਸੇਰ 
ਅਤੇ ਕਣਕ ਇਕ ਰੁਪਏ ਦਸ ਆਨੇ ਮਣ ਮਿਲਦੀ ਸੀ । 
ਇਕ ਮੱਝ ਤੇ ਉਸਦੀ ਹੋਣਹਾਰ ਕੱਟੀ ੩੫੦` ਰੁਪਏ ਵਿਚ 
ਖਰੀਦੀ ਗੁਰੂ ਜੀ ਨੇ ਮੁਕਤਸਰ _ਤ` । ਵੇਖਣ ਸੁਣਨ ਵਾਲ 
ਕਹਿੰਦੇ ਸਨ -ਮੱਝ ਖਰੀਦੀ ਹੈ ਕਿ ਹਾਥੀ ?£ ਵਪਾਰੀ ਨੇ 
ਉਸ ਵੇਲੇ ਉਸਦਾ, ਦੇ ਵੇਲ ਦਾ ਸਾਰਾ ਦਧ ੨੫ ਸੋਰ ਤੌਲ 
ਕੇ ਦਿਤਾ ਸੀ । ਪਰ ਭੋਣੀ ਸਾਹਿਬ ਆ ਕੇ ਉਹ ੨੨ ਸੋਰ 
ਤੱ ਉਤੇ ਨਹੀਂ ਵਧੀ । ਮਝਾਂ ਉਤੇ ਹੋਰ ਵੀ ਰੈਸਰਚ ਸਤਿਗੁਰੂ 
ਜੀ ਨੇ ਕੀਤੀ ਪਰ “ਭਾਗ” ਦਾ ਗੈਕਾਰਡ ਕਿਸੇ ਨੇ ਨਹੀ" ਸੀ 
ਤੋੜਿਆ । ਅੰਤ ਵਿਚ ਸਤਿਗੁਰੂ ਜੀ `ਨੂੰ ਮਝਾਂ ਦੀ ਨਸਲ ਨੇ 
ਨਿਰਾਸ਼ ਹੀ ਕੀਤਾ । ਮੱਝ ਦਾ ਨਾਮ ਭਾਗ ਸੀ । ਉਸ ਨੇ 
ਇਨਾਮ ਤਾਂ ਬਹੁਤ ਜਿਤੇ ਪਰ ਦੁਧ ਨਾ ਵਧੀ 1 

ਗਾਈਆਂ ਦੀ ਦੁਧ ਘੀ ਦੀ ਸਮਰਥਾ ਬੇਅੰਤ ਹੈ । 
ਜਿਸ ਦੀ ਸਤਿਗੁਰੂ ਜੀ ਨੇ ਗੁਤੂਸਰ ਵਾਲੀ ਗਾਂ ਤੱ ਹੀ 
ਅੰਦਾਜ਼ਾ ਲਾ ਲਿਆ ਸੀ । 

ਆਲ ਇੰਡੀਆ ਕੌਟਲ ਸ਼ੋ ਵਿਚ ਸਤਿਗੁਰੂ ਜੀ ਦੀਆਂ 
ਸਾਰੀਆਂ ਗਈਆਂ ਹੀ _ਅਵਲ ਤੇ ਦੌਮ ਦੇ ਸਾਰੇ ਇਨਾਮ 
ਜਿਤ ਲੰ'ਦੀਆਂ ਸਨ । ਪ੍ਰਾਈਵੇਟ ਤੇ ਸਰਕਾਰੀ ਫਾਰਮਾਂ ਨੂੰ 
ਰਹਿੰਦ ਖੂੰ ਹਦ ਹੀ ਹੱਥ ਆਉਦਾ ਸੀ । ਸਰਕਾਰੀ ਅਫਸਰਾਂ 
ਨੇ ਏਸ ਨੂੰ ਆਪ ਦੀ ਬੇ-ਇਜ਼ਤੀ ਸਮਝਿਆ ਅਤੇ ਇਕ _ 
ਸਾਜ਼ਸ਼ ਰਚਕੇ ਗਲਤ ਢੰਗ ਨਾਲ ਗਲਤ ਪਸ਼ੂਆਂ ਨੂੰ ਇਨਾਂਮ 
ਦੇ ਦਿਤੇ । ਸਤਿਗੁਰੂ ਜੀ ਨੇ ਕੌਟਲ ਸ਼ੋਆਂ ਦਾ ਬਾਈਕਾਟ ਕਰ 
ਦਿਡਾ । ਦੋ ਸਾਲ ਜਦੋ ਸਤਿਗੁਰੂ ਜੀ ਦੇ ਪਸ਼ੂ ਨਾ ਗਏ, 
ਤਾਂ ਸਾਰੇ ਹਿੰਦੋਸਤਾਨ ਵਿਚ ਹਲਚਲ ਮਚ ਗਈ । ਆਖਰ- 


ਵਰਿਆਮ ਜੁਲਾਈ ੧੯੮੯ ੩ 


5॥ 58000 2800 5000 ਹ। 0੫ 


।੧8001812001600081600 


੧ 


ਰਹ “ਦ ਦਦਦਦਦਦ 


ਮਨਚਲੇ ਅਫਸਰਾਂ ਨੂੰ ਝੁਕਣਾ ਪਿਆ ਅਤੇ ਸਤਿਗੁਰੂ ਜੀ ਨੇ 
ਆਪਣੇ ਆਪ ਹੀ ਇਕ ਬੋਹੱਦ ਖੂਬਸ੍ਰਤ-ਸੁਨਹਿਰੀ ਫੈਸਲਾ 
ਕਰ ਦਿਤਾ । ਸਾਡੇ ਫਾਰਮ ਦੇ ਪਸ਼ੂਆਂ ਨੂੰ- ਗਾਈਆਂ, ਮਝਾਂ 
ਨੂੰ ਸਰਟੀਫਿਕੇਟ ਤਾਂ ਓਹੋਂ ਦਿਤਾ ਜਾਵੇ ਜਿਸਦੇ ਉਹ ਹੱਕਦਾਰ 
ਹਨ । ਅਤੇ ਇਹਨਾਂ ਇਨਾਮਾਂ ਦੇ ਪੌਸੇ ਜੌ ਹਜ਼ਾਰਾਂ ਰੁਪਏ 
ਬਣਦੇ ਹਨ--ਤੀਤਰੇ ਚੌਥੇ ਦਰਜੇ ਦੇ ਪਸ਼ੂ ਮਾਲਕਾਂ ਵਿਚ ਵੰਡ 
ਦਿਤੇ ਜਾਣ । ਏਸ ਫੈਸਲੇ ਨਾਲ ਸਾਰੇ ਮੋਲੇ ਵਿਚ ਲਹਿਰ 
ਬਹਿਰ ਹੋਂ ਗਈ ! ਸਾਰੇ ਅਫਸਰ ਤੋ ਪੋੱ'ਡ੍ਰ ਲੱਕ ਖੁਸ਼ ਹੋ ਗਏ। 
ਸਾਰੇ ਹਿੰਦੌਸਤਾਨ'ਵਿਚ ਹੀ ਏਸ ਫਰਾਖ਼ ਦਿਲੀ ਦੀ ਬੇਹੱਦ 
ਚਰਚਾ ਹੋਈ । 

ਸੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਪਰਖ ਸ਼ਕਤੀ 
ਏਡੀ ਮਹਾਨ ਸੀ ਕਿ ਇਕ ਗਊ ਹਰਿਆਨਾ ਨਸਲ ਦੀ ਜੌ 
ਆਲ ਇੰਡੀਆ ਕੌਟਲ ਸ਼ੋ ਹਿਸਾਰ ਵਿਚ ਇਨਾਮੀ ਮੁਕਬਲ 
ਵਿਚ ਹਿਸਾ ਲੰਣ ਆਈ ਸੀ -ਸਤਿਗੁਰੂ ਜੀ ਨੇ ਤਿੰਨ ਹਜ਼ਾਰ 
ਰੁਪਏ ਵਿਚ ਖਰੀਦ ਲਈ । ਉਸ ਵੇਲ ਤਿੰਨ ਹਜ਼ਾਰ ਦਾ ਮੁਲ 
ਅਜ ਦੋ ੧੫ ਹਜ਼ਾਰ ਰੁਪਏ ਤੋ ਵੀ ਵਧ ਸੀ । ਹਿਸਾਰ ਦੀ 
ਉਸ ਕੌਟਲ ਸ਼ੋ ਦੇ ਜਿੰਨੇ ਵੀ ਇਨਾਮ ਸਨ, ਸਾਰੇ ਹੀ ਉਸ 
ਗਾਂ ਨੂੰ ਮਿਲ ਗਏ । ਖ੍ਰਬਸ੍ਹੂਰਤੀ ਦਾ ਇਨਾਮ, ਚੁਆਈ ਦਾ 
ਇਨਾਮ ਦੁਧ ਦਾ ਇਨਾਮ, ਰੰਗ ਦਾ ਇਨਾਮ, ਜੁਆਨੀ ਦਾ 
ਇਨਾਮ, ਵਛੀ ਦਾ ਇਨਾਮ ਏਹ ਸਾਰੇ ਹੀ ਗਰਡ ਦੇ ਇਨਾਮ 
ਸਨ ਜੋ ਉਸ ਗਾਂ ਨੂੰ ਮਿਲੇ । ਜਿਨ੍ਹਾਂ ਦੀ ਕੁਲ ਰਾਸ਼ੀ ਸੱਤ 
ਹਜ਼ਾਰ ਰੁਪਏ ਬਣਦੀ ਸੀ । _ਹਿਸ'ਰ ਦੇ ਸਾਰੇ ਅਫਸਰਾਂ ਦੀ 
ਨਿਗਾਹ ਵਿਚ ਸੀ ਉਹ ਗਾਂ । ਸਾਰਿਆਂ ਨੇ _ਉਸ ਆਦਮੀ ਨੂੰ 
ਬੁਰਾ ਭਲਾ ਕਿਹਾ ਗਾਂ ਵੇਚਣ ਉਤੇ । ਇਹਨਾਂ ਇਨਾਮਾਂ ਵਿਚ” 
ਸਤਿਗੁਰੂ ਜੀ ਨੇ, ਉਸ ਨੂੰ ਜਿਸ ਦੀ ਗਾਂ ਸੀ ਕਾਫੀ ਰੁਪਏ 
ਹੌਰ ਦੇ ਕੇ ਖੁਸ਼ ਕਰ ਦਿਤਾ । ਇਹ ਸੀ ਸਤਿਗੁਰੂ ਜੀ ਦੀ 
ਗਰੀਬ ਨਿਵਾਜ਼ੀ । 

ਸਤਿਗੁਰੂ ਪ੍ਰਤਾਪ ਸਿੰਘ ਜੀ ਘੋੜਿਆਂ ਦੇ ਵੀ ਅਵਲ 


` ਦਰਜੋ ਦੇ ਮਾਹਰ ਸਨ ! ਵਧੀਆ ਤੌ ਵਧੀਆ ਘੌੜ ਉਹਨਾਂ 


ਦੇ ਅਸਤਬਲ ਵਿਚ ਸੀ। ਇਕ ਵਾਰ ਲਾਹੌਰ ਜਿਮਖਾਨੇ 
ਦੀਆਂ ਅੱਠ ਦੌੜਾਂ ਹੋਈਆਂ ਤੇ ਸ: ਭਗਤ ਸਿੰਘ ਨੇ ਅਠ 
ਜਿਤ ਲਈਆਂ । ਲਾਹੌਰ ਉਸ ਵੇਲੇ ਸਾਰੇ ਹਿੰਦੋਸਤਾਨ ਦਾ 
ਹੈੱਡ ਸੀ । ਦਿਲੀ ਤਾਂ ਉਸ ਵਲ ਲਾਹੌਰ ਦੀ ਚਰਨ ਧੂੜ ਨੂੰ 
ਵੀ ਨਹੀ ਸੀ ਪਹੁੰਚਦੀ । ਇਸ ਜਿਤ ਤੱ ਸਾਰੇ ਅੰਗਤੇਜ਼ 
ਰਾਜੇ ਮਹਾਰਾਜੇ ਤੇ ਸਰਕਾਰ ਹੈਤਾਨ ਰਹਿ ਗੁਤੀ । ਹਤ ਥਾਂ 
ਉਤੇ ਸ: ਭਗਤ ਸਿੰਘ ਦੀ ਚਰਚਾ ਸੀ । ਹਰ ਆਦਮੀ 
ਚਾਹੁੰਦਾ ਸੀ--ਸਤਿਗੁਰੂ ਜੀ ਦਾ ਜਾਕੀ ਸ: ਭਗਤ ਸਿੰਘ 


ਉਸ ਦੇ ਘੋੜੇ ਨੂੰ ਦੋੜਾਏ । ਜਦੋ ਕਿ ਇਕ ਜੇਤ੍ਹ ਦੌੜ ਦੀ 
ਫੀਸ ਇਕ ਸੌ ਰੁਪਏ--ਜੌ ਚਾਂਦੀ ਦੇ ਹੁੰਦੇ ਸਨ ਮਿਲਦੀ 
ਸੀ । ਪਰ ਸੀ ਸਤਿਗੁਰ੍ਹ ਜੀ ਦੇ ਹੁਕਮ ਤੋਂ ਬਿਨਾਂ ਸਰ: ਭਗਤ 
ਸਿੰਘ ਇਨ੍ਹਾਂ ਰੁਪਇਆ ਵਲ ਵੇਖਦਾ ਵੀ ਨਹੀ` ਸੀ । 

ਸਤਿਗੁਰੁ ਪ੍ਰਤਾਪ ਸਿੰਘ ਜੀ ਆਪ ਘੋੜਿਆਂ ਦੋ ਸ਼ਾਹ 
ਸਵਾਰ ਸਨ । ਕਹਿੰਦੇ ਕਹੌ'ਦੋ ਘੋੜੇ ਦੀ, ਲੱਤਾਂ ਨਾਲ ਘੁਟਕੇ 
ਹੀ ਲਿਦ ਕੱਢ ਦਿੰਦੇ ਸਨ । ਇਕ ਹੋਣਹਾਰ ਵਛੋਰਾ ਜਿਸਨੂੰ 
ਇਕ ਸੇਰ ਪੱਕਾ ਮੱਖਣ ਰੋਜ਼ਾਨਾ ਸਾਲ ਭਰ ਦਿਤਾ ਗਿਆ ਸੀ । 
ਉਸ ਉਤੋਂ ਕਾਠੀ ਕਸ ਦਿਤੀ ਗਈ । ਬਹੁਤ ਹੀ ਅਥਰਾਂ 
ਵਛੋਰਾ ਸੀ ਏਹ । ਮਕਦੂਨੀਆਂ ਦੋ ਘੌੜੇ ਵਾਂਗ ਕਿਸੇ ਵੀ 
ਸਵਾਰ ਨੂੰ ਨੇੜੇ ਨਹੀ' ਸੀ ਅੰਣ ਦਿੰਦਾ । ਕਰੜਾ ਲਗਾਮ ਦੇਕੇ 
ਦੌਹ ਆਦਮੀਆਂ ਨੇ ਦੋਹਾਂ ਪਾਸਿਆਂ ਤੋ ਵਾਗਾਂ ਖਿਚਕੇ 
ਸਤਿਗੁਰੂ ਜੀ ਦੇ ਪੇਸ਼ ਕਰ ਦਿਤਾ । ਤਬੋਲਾ ਓਸ ਵੇਲੇ ਬਹੁਤ 
ਲੰਬਾ ਦੇ ਉਚਾ ਹੁੰਦਾ ਸੀ । ਸਤਿਗੁਰੁ ਜੀ ਵੀ ਪੂਰੇ ਜੁਆਨ 
ਸਨ ਓਸ ਵੇਲੇ'ਸੰਭਲਕੇ ਛਾਲ ਮਾਰ ਘੋੜੇ ਦੀ ਪਿੱਠ ਉਤੇ ਜਾ 
ਬੈਠੇ । ਸਾਈਸਾਂ ਨੇ ਵਾਗਾਂ ਛੱਡ ਦਿਤੀਆਂ । “ਘੋੜਾ ਤਜ਼ੀ 
ਨਾਲ ਕਈ ਪਲਾਘਾਂ ਪੁਟਕੇ ਏਨਾ ਉਚਾ ਉਛਲਿਆ ਕਿ ਮੈਨੂੰ 
ਤਬੋਲੇ ਉਤੇ ਜੰਮੇ ਮਕਈ ਦੇ ਬ੍ਰਟੇ ਦਿਸ ਪਏ । ਪ੍ਰੀ ਉਚਾਈ 
ਤੇ ਜਾਕੇ ਉਸਨੇ ਪਿੰਡਾ ਝਟਕਿਆ ਮੌਨੂੰ ਡੋਗਣ ਵਾਸਤੇ । ਮੈ' 
ਪੂਰੀ ਤਰ੍ਹਾਂ ਤਿਆਰ ਸਾਂ । ਘੌੜੇ ਨੂੰ ਲੱਤਾ ਨਾਲ ਜ਼ੌਰ ਦੀ 
ਘੁਟ ਲਿਆ । ਘੌੜੇ ਨੇ ਚੂਸਰੀ ਛਾਲ ਫੇਰ ਚੁਕੀ ਅਤੇ ਤੀਸਰੀ 
ਛਾਲ ਮਾਰਕੇ ਬਿਲਕੁਲ ਸ਼ਾਂਤ ਹੋ ਗਿਆ । ਸਾਰੀ ਮਸਤੀ ਚੂਰ 
ਚਰ ਹੋ ਗਈ ਵਛੋਰੇ ਦੀ ਅਤੇ ਮੋਰੇ ਹੁਕਮ ਦਾ ਗੁਲਾਮ ਬਣ 
ਗਿਆ ।` ਏਹ ਵਾਰਤਾ ਵੀ ਮੰਨੂੰ ਸੀ ਸਤਿਗੁਰੂ ਜੀ ਨੇ ਆਪ 
ਹੀ ਆਪਣੀ ਰਸਨਾ ਦੁਆਰਾ ਜੁਣਾਈ ਸੀ । 


ਸੀ ਸਤਿਗੁਰੂ ਜੀ ਚਾਹੋਦੇ ਸਨ ਸਾਰੇ ਪੰਜਾਬ ਵਿਚ ਜੌ 
ਉਸ ਵੋਲੋ ਦਿੱਲੀ ਤਕ ਫੈਲਿਆ ਹੋਇਆ ਬੀ ਹਰ ਪਿੰਡ, ਹਰ 
ਘਰ ਵਿਚ ਸਾਡੇ ਫਾਰਮ ਵਰਗੀਆਂ ਗਾਈਆਂ ਹੋਣ । ਉਹ 
ਚਾਹੁੰਦੇ ਸਨ ਹਰ ਇਕ ਪਿੰਡ ਨੂੰ ਵਧੀਆ ਗੋਕਾ ਸ੍ਰਾਨ ਦਿਤਾ 
ਜਾਵੇ ਅਤੇ ਘਟੀਆ ਕਿਸਮ ਦੇ ਸਾਨ੍ਹਾਂ ਨੂੰ ਅਲਵਿਦਾ ਕਹਿ 
ਦਿਤੀ ਜਾਵੇ । ਓਮ ਵੇਲ ਕੌਰ' ਦਾ ਜ਼ਮਾਨਾ ਸੀ । ਅਜੋਹੇ 
ਪਵਿੱਤਰ ਕੌਮਾਂ ਵਾਸਤੇ ਕਿਸਨੂੰ ਵਿਹਲ ਸੀ । ਸਰਕਾਰ ਦੀ 
ਮਦਦ ਤੋ" ਬਿਨਾਂ ਏਹ ਸਕੀਮ ਸਿਰੇ ਨਹੀ” ਸੀ ਚੜ੍ਹ ਸਕਦੀ ਅਤੇ 
ਸਰਕਾਰ ਨੂੰ ਕੁਰਸੀ ਯੂਧ ਤੋ ਵਿਹਲ ਨਹੀ" ਸੀ ਮਿਲਦੀ ਜਿਸ 
ਕਰਕੇ ਇਹ ਸਕੀਮ ਵੀ ਸਿਰੇ ਨਹੀ" ਚੜ੍ਹ ਸਕੀ । ਹਾਂ ਸਤਿਗੁਰੂ 
ਜੀ ਨੇ ਆਪਣੇ ਪਿੰਡਾਂ ਵਿਚ ਇਸਦਾ ਵਿਸਥਾਰ ਜ਼ਰੂਰ ਕਰ 
ਦਿਤਾ ਸੀ । ਜੌ ਅਜ ਵੀ ਚਲ ਰਿਹਾ ਹੈ । 7" 


੪ ਵਰਿਆਮ ਜੁਲਾਈ ੧੯੮੯ 


ਨੁਹਾਰ ਚੀਨੀ ਵਾਲੜੇ 
-ਸੁਰਜੀਤ ਖੁਰਸ਼ੀਦੀ -- 


ਸੋਹਣੀ ਜਹੀ ਨੁਹਾਰ ਪੈਦੀ 
ਗੁਰ੍ਹ ਜਗਜੀਤ ਵਿਚ 

ਨੁਹਾਰ ਚੀਨੀ ਵਾਲੜੇ ਦੀ । 
ਭੋਣ) ਦੇ ਖੇੜੇ ਉਤੇ 

ਦੇਸ ਢੇ ਵੇਹੜੇ ਉਤੇ 

ਅੰਮਿ੍‌ਤ ਪੁਹਾਰ ਪੰੱਦੀ 

ਸਦਾ ਨਿਤ ਨਮ ਚੱਲ 

ਮਾਨਵ ਪ੍ਰੋਮ ਚੱਲ 

ਵਿਸ਼ਵ ਕਲਿਆਨ ਲਈਂ 
ਮਾਨਵ ਦੀ ਸ਼ਾਨ ਲਈ 

ਬਾਣੀ ਦਾ ਪਾਠ ਚੱਲ 

ਵਰਨੀ ਦਾ ਠਾਠ ਚੱਲ 

ਅੰਬਰ ਵੀ ਦੇਖੋ ਪਿਆ 

ਧਰਤੀ ਬਲਿਹਾਰ ਦੀ 

ਸੋਹਣੀ ਜਹੀ ਨੁਹਾਰ ਪੰਦੀ 
ਗੁਰ੍ਹ ਜਗਜੀਤ ਵਿਚ 

ਨੁਹਾਰ ਚੀਨੀ ਵਾਲੜੇ ਦੀ 
ਨਮਸਕਾਰ ਇਸ ਭੋਇੰ ਤਾਈ 
ਜਿਥ ਇਹਨਾਂ ਪਬ ਧਰੇ 
ਨਮਸਕਾਰ ਇਸ ਪੌਣ ਤਾਈ” 
ਜਿਥੇ ਇਹਦੇ ਸਾਹ ਰਲੇ 
ਨਮਸਕਾਰ ਇਸ ਸੰਗਤ ਨੂੰ ਹੈ 
ਜੇਹੜੀ ਏਹ ਦੀਦਾਰ ਕਰੋ __ 
ਨਮਸਕਾਰ ਇਸ ਸਿ੍‌ਸ਼ਟੀ ਨੂੰ ਹੈ 
ਇਹ ਤੋ ਜੋ ਬਲਿਹਾਰ ਜਾਂਦੀ 
ਸੋਹਣੀ ਜਹੀ ਨੁਹਾਰ ਪੰਦੀ 
ਗੁਰੂ ਜਗਜੀਤ ਵਿਚ 

ਨੁਹਾਰ ਚੀਨੀ ਵਾਲੜ ਦੀ ।, 


ਦੀ 


ਗੱਲਾਂ `ਚੇ“ ਗੱਲਾਂ 
ਕਦਰਦਾਨ ਲੰਕਾ 
--ਆਦਲ ਦਿਆਲਪੁਰੀ 


ਆਪੋ ਵਿਚ ਭਰਾਵਾਂ ਦਾ ਪਿਆ ਪੇਚਾ 

ਫਸੀ ਮੁਸ਼ਕਲਾਂ ਵਿਚ ਮਹਾਨ ਲੰਕਾ 
ਮਦਦ ਮੰਗ ਲਈ ਹਿੰਦ ਦੇ ਹਾਕਮਾਂ ਤੇ 

ਇਹਨਾਂ ਘੱਲਤੇ ਫੌਜੀ ਜਵਾਨ ਲੰਕਾ 
ਪਾਇਆ ਮੁੱਲ ਨਹੀਂ ਮੂਲ ਕੁਰਬਾਨੀਆਂ ਦਾ 

ਤੋਤੇ ਚਸ਼ਮ ਚਲਾਕ ਸੈਤਾਨ ਲੰਕਾ 
ਮਤਲਬ ਕੱਢਕੇ ਤੇ ਕਹਿੰਦੀ ਜਾਉ ਏਥੋ' 

ਸੋਹਣੀ ਕਦਰ ਕੀਤੀ ਕਦਰਦਾਨ ਲੰਕਾ 


ਤੂਤਕ ਤੂਤਕ ਤੂਤੀਆਂ 


ਟੀਵੀ ਫਿਲਮ ਅਸ਼ਲੀਲ ਸਮਾਜ ਤਾਈ' 

ਵੇਖਣ ਵਾਸਤੇ ਕਰੀ ਮਜਬੂਰ ਜਾਂਦਾ 
ਲੁੱਟ ਖੋਹ ਲੜਾਈ ਦੇ ਸੀਨ ਦੇਕੇ 

ਭਰੀ ਬੱਚਿਆਂ ਵਿਚ ਫਤ੍ਰ ਜਾਂਦਾ 
ਉਤੋ` ਦੇਸ਼ ਪਿਆਰ ਦਾ ਦਵੇ ਹੋਕਾ 

ਖਿੱਚੀ ਵਤਨ ਪ੍ਰਸਤੀਉ” ਦੂਰ ਜਾਂਦਾ 
ਆਦਲ ਧ'ਰਮਕ ਗੱਲਾਂ ਪਿਛਾਂਹ ਕਰਕੇ 

ਤ੍ਰਤਕ ਤ੍ਰਤੀਆਂ ਕਰੀ ਮਸ਼ਹੂਰ ਜਾਂਦਾ 


ਕਲਾਕਾਰੋ 


ਕਲਾ ਕੁਦਰਤੀ ਦੇਣ ਹੈ ਕਲਾਕਾਰੋ 

ਕਲਾਕਾਰੀ ਦੇ ਵਿਚ ਲਿਹਾਜ ਮੰਦਾ 
ਪੈਸੇ ਵਾਸਤੇ ਪੰਤੜਾ ਛੱਡਿਉ ਨਾ 

ਪੱਛੋਤਾਂਵਦਾ ਲੱਭ ਅੰਦਾਜ ਬੰਦਾ 
ਕਲਾਕਾਰ ਫਕੀਰੀ ਦਾ ਨਾਮ ਦੂਜਾ 

ਕਲਾ ਵਿਚ ਨਾਂ ਪਾਵੇ (ਰਿਵਾਜ ਗੌਦਾ 
ਗੰਦੇ ਗੀਤ ਸਮਾਜ ਨੂੰ ਵੰਡਕੇ ਤੇ, 

ਕਲਾਕਾਰੋ ਨਾ ਕਰੋ ਸਮਾਜ ਗੌਦਾ 


ਦਿਆਲਪੁਰ 
(ਕਪ੍ਰਥਲਾ) 


ਵਰਿਆਮ ਜੁਲਾਈ ੧੯੮੯ ਰੇ 


___ $। 58000 28000 500। ਹ। ੬00) 


ਰ ਗੀਤ ਨ ਹਰੀ ਹਰੀ ਹੁਲ ਹੁਲੋ 


ਫਲੀਆਂ `ਨਾ ਭਰੀ ਹੋਈ, 


ਰੰ ੨ 1 ਝਟ ਖਾ 
-- ਸਰਿੰਦਰ ਸੋਹਲ-- ਹਵ ਵਿਚ ਰਹੀ ਝੂਟੇ ਖਾ । 
ਫਲੀਆਂ ਦੀ ਮਾਰ ਤਾੜੀ, 
ਕੋਣ ਆਇਆ ਘਰ ਸਾਡੇ; ਖਿੜ ਖਿੜ ਹਸਦੀ ਹੈ, 
ਲੱਪ ਭਰ ਲੰ ਸ਼ੁਆਵਾਂ, ਜਿਵੇ` ਰਹੀ ਖੁਸ਼ੀਆਂ ਮਨਾਂ । 


ਘਰ ਸਾਂਡਾ ਦਿੱਤਾ ਰੁਸ਼ਨਾਂ । ਨ ਰੰ 
ਅੰਬਰ ਦੀ ਡੌਡੀ ਖਾਣੀ, 


ਬਾਲਕੇ ਜਿਗਰ ਭਾਨ, 


ਮਲੌਮਲੀ ਪਹ_ ਫੁੱਟੀ, ਸਾਨੂੰ ਰਿਹੈ ਧੁੱਪ ਵਰਤਾ । 


ਰੁੱਖਾਂ ਤੇ ਤਰਲ ਜੌਮੀ, 


`_ ਦੇਖਕੇ ਬੰਬੀਹਾ ਰਿਹੈ ਗਾਂ । ਚਿੱਟੀ ਚਿੱਟੀ ਧੁਪੜੀ 'ਚ, 
ਜਾਪਦਾ ਹੈ ਜਗ, 

ਨਿੰਮੀ ਨਿੰਮੀ ਪੌਣ ਵਿਚ, ਜਿਵੇ' ਪੌਟੜੇ `ਚ ਖੇਡਦਾ ਪਿਆ । 

ਡਾਕਘਰ ਮਡ 

- ਜਲੰਧਰ _ 
ਮਿੱਠਾ ਮਿੱਠਾ ਸਾਹ ਆਵੇਂ, ੧ ੍ 
ਹਵਾ ਦੇ ਝਰੋਖਿਆਂ 'ਚੋ'9 -ਰੀਜ਼ੰਲ 
404 ੍ 

ਰਿਹੈ ਕਈ ਸਦਲ ਰਲ' । ਰਤ ਸਿੰਘ ਰ 
ਥੌਹਰਾਂ ਉੱਤੇ ਖਿੜੇ ਫੁਲ, ਰ੍ ਸਾਨੂੰ ਨਾਜ਼ ਬੜਾ, _ਉਸਦੀ ਉਲਫ਼ਤ ਤੇ ਰ 
ਉੱਚੀ ਉੱਚੀ ਹਸਦੇ ਨੇ, _ ਉਸਦੀ ਰਹਿਮਤ ਤੇ, ਅਪਣੀ ਕਿਸਮਤ ਤੋਂ । ਰ੍ 
ਕੌਵਲਾਂ ਦੀ ਮਾਰਦੇ ਨੇ ਭਾਅ । ਜਾਵਾਂ ਮੈ ਸਦਕੇ, ਜਾਵਾਂ ਮੌ` ਵਾਰੀ 
ਰ੍ ਰ੍ ਸੁਹਣੀ ਸੀਰਤ _ਤੇ, ਮੋਹਣੀ ਸ੍ਰਰਤ ਤੇ । 
ਰੁੱਖਾਂ ਉਤੇ ਸਾਵੇ ਸਾਵੇ, ਕਤਲ ਕਰੇ ਦਿਲੁ ਨੂੰ, ਦਿਲਬਰ ਦਾ _ਹਾਸਾ ਰ੍ 
ਨਵੇ' ਪੱਤ ਮੌਲ ਪਏ ਨੇ: ਦਿਲ ਨੂੰ ਮੁਹ ਆਵੋ, ਉਸਦੀ ਵਹਿਸ਼ਤ ਤੋਂ । ਰ੍ 
ਚੱਖ ਚੱਖ ਮਿਠੜੀ ਹਵਾ । ਬਣਿਆ ਪਰਦੇਸੀ, ਘਰ ਪਾਂ ਕੇ ਦਿਲ ਵਿਚ ' 4 


੧6 ਸ਼ਕ ਨਾ ਸੀ ਸਾਨੂੰ, ਜਿਸਦੀ ਨੀਯਤ ਤੋਂ । 
ਨ ਰਿ ਉਤ ਵਸਤਰ ਯਾਦਾਂ ਦੇ, _ਭੌਜਨ ਬਿਰਹੋ' ਦਾ ਰ੍ 
ਨ ਖ੍ਰਸ਼ੀਆਂ ਦ ਜੱ ਨਿਰਭਰ ਹੈ ਜੀਵਨ, ਹੁਣ ਉਸਦੇ ਖ਼ਤ ਤੋ । ਰ੍ 
ਗਏ ਰੁੱਖਾਂ ਦੀਆਂ ਅਥੀਆੰ, ਚ ਆ, ਰਾਤ ਗ਼ਜ਼ਬ ਸੀ ਉਹ, ਦੌ-ਦੌ ਚੰਨ ਚੜੋਂ ਰ੍ 
ਇਕ ਘਰ ਦੀ ਛੱਤ ਤੋ, ਇਕ ਨੀਲੀ ਛੱਤ ਤੋਂ । 
ਚੁੱਪ ਚੁੱਪ ਫਿਰਦਾ ਹੈ, ਤਨਹਾ ਮੇਲ ਵਿਚ 
ਆਉਦਾ ਹੈ ਰੋਣਾਂ, ਦਿਲ ਦੀ ਹਾਲਤ ਤੋ । 
ਚੁਪ ਹੈ ਬੁਤ ਵਾਂਗਰ, ਇਹ ਤਸਵੀਰ ਤਿਰੀ 


ਘੁੰਡੀਆਂ ਦੀ ਵਾਜ਼ ਸੁਣ, 
ਮਿਰਗ ਇਕੱਠੇ ਹੋਣ, 
ਜਿਵੇਂ ਕਾਨ੍ਹ ਗਉਆਂ ਕੀਲ ਦਾ । 


ਤਿਵੇ' ਉਹਦੇ ਆਉਣ ਨਾਲ, ਸਾਨੂੰ ਰੌਸ ਬੜਾ, ਇਸ ਦੀ ਫਿਤਰਤ ਤੋ । 
ਖਸ਼ੀਆਂ ਦੇ ਮਿਰਗਾਂ ਦਾ; ਲੌਕਾਂ ਦਾ ਹਸਣਾ, 'ਪ੍ਰੀਤ' ਨਵਾਂ ਇਹ ਨਹੀ 
੨੩ ੨. ੨ ੩ ਡੇ 
ਸਾਡੇ ਘਰ ਮੈਲਾ ਜੁੜਿਆਂ । ਹੁਸਨ ਦੇ ਕ੍ਰਚੇ ਵਿਚ,ਇਸ਼ਕ ਦੀ ਦੁਰਗਤ ਤੋਂ 
੬ ਵਰਿਆਮ ਜੁਲਾਈ ੧੯੮੯ 


੧8110116॥00/6%0181000। __ ਰ੍ 


ਜੁ :ਊ 


ਰਾ ਰ੩੧੦੦%... ੨"... ਪੱਠਾਂ ੧22. ਤਟ 


ਘਰ ਵਿਚ ਵਸਦਾ ਰੱਥ 
--ਦਗਦੀਸ਼ ਸੰਘ- 


ਅਧਿਆਤਮਕ ਜਗਤ ਦੇ ਸਿਆਣੇ ਕਹਿੰਦੇ ਹਨ ਕਿ 
ਪਰਮਾਤਾ ਪ੍ਰਾਨੀ ਦੇ ਅੰਦਰ ਵਸਦਾ ਹੈ। ਇਹ ਪ੍ਰਮਾਤਮਾ ਜੋ 
ਪ੍ਰਾਨੀ ਦੇ ਅੰਦਰ ਬੌਠਾ ਹੈ ਇਹ ਸਾਧਾਰਨ ਅੱਖ ਨੂੰ ਦਿੱਸਦਾ 
ਨਹੀ ਪਰ ਇਕ ਦਿਸਦਾ ਰੱਥ ਵੀ ਘਰ ਵਿਚ ਹੁੰਦਾ ਹੈ ਉਸ 
ਦਾ ਉੱਜ ਪਤਾ ਨਹੀ' ਲਗਦਾ । ਇਹ ਸਰੂਪਧਾਰੀ ਰੱਬ ਕਈ 
ਵਾਰ ਬਹੁਤ ਅਣਗੋਲ੍ਿਆ ਹੀ ਰਹਿ ਜਾਂਦਾ ਹੈ । ਬਹੁਤ ਵਾਰ 
ਤਿ੍‌ਸਕਾਰਿਆ ਜਾਂਦਾ ਹੈ ਅਤੇ ਬਾਹਰ ਰੱਬ ਨੂੰ ਖੁਸ਼ ਕਰਨ 
ਵਾਸਤੇ ਇਨਸਾਨ ਧਰਮ ਕਰਮ ਕਰਦਾ ਹੈਂ ਦਾਨ ਪੁੰਨ ਕਰਦਾ 
ਹੈ ਲੰਗਰ ਲਵਾਉਦਾ ਹੈ, _ਪਾਠ ਕਰਾਉ'ਦਾ ਅਤੇਂ _ ਲੱਖਾਂ 
ਰੁਪੈ ਖਰਚ ਕੇ ਮੰਦਰ ਗੁਰਦਵਾਰਿਆਂ ਦੇ ਫਰਸ਼ਾਂ ਤੇ ਪੱਥਰ ਅਤੇ 


ਕਲਸਾਂ ਤੋ ਸੌਨਾਂ ਲਗਵਾਉਂ ਦਾ ਹੈ ਪਰ ਘਰ ਵਿਚਲਾ ਰੱਥ 


ਕਈ ਵਾਰ ਪੰਸੋ ਪੈਸੇ ਦਾ ਮੁਥਾਜ, ਕਪੜੇ ਤੋ` ਆਤਰ ਰੋਗਾਂ 
ਨਾਲ ਪੀੜਤ ਅਤੇ ਇਲਾਜ ਲਈ ਨਿੱਕੇ ਪੰਸੇ ਨੂੰ ਵੀ ਤਰਸਦਾ 
ਰਹਿੰਦਾ ਹੈ । ਉਹ ਵੱਡ ਵੱਡੇ ਭਵਨਾਂ ਦੇ ਅਨੇਕਾਂ ਕਮਰੇ 
ਹੈਦਿਆਂ ਵੀ ਇਕ ਖੁਜੇ ਵਿਚ ਸਾਹ ਲੰਣ ਤੇ ਮਜਬ੍ਰਰ ਹੁੰਦਾ 
ਹੈ । ਜੋ ਰਹਿਣ ਸਹਿਣ ਦਾ ਪਰਬੰਧ ਹੈ ਵੀ ਤਾਂ ਉਹ ਪਿਆਰ 
ਅਤੇ ਧਿਆਨ ਦੋ ਦੌ ਮਿਠੇ ਬੋਲਾਂ ਨੂੰ ਸਹਿਕਦਾ ਰਹਿੰਦਾ ਹੈ । 

ਇਹ ਇਕ ਵਿਡੰਬਣ' ਹੀ ਹੈ ਕਿ ਪਿਆਰ ਅਤੇ 
ਬਖਸ਼ਸ਼ਾਂ ਵੰਡਣ ਵਾਲ ਰੱਬ ਦਾ ਵੀ ਇਹ ਹਾਲ ਹੁੰਦਾ ਹੈ । 
ਹੁਣ ਤੱਕ ਘਰ ਵਿਚਲੇ ਰੱਬ ਦਾ ਸਭ ਨੂੰ ਅਨੁਮਾਨ ਹੋ ਗਿਆ 
ਹੋਵੇਗਾ । ਇਹ ਘਰ ਵਿਚ ਵਸਦਾ ਰੱਬ 'ਮਾਂ` ਹੀ ਹੈ । 

ਮਾਂ ਇਕ _ਐਸਾਂ_ਰਿਸ਼ਤਾ ਹੈ ਜਿਸ ਦੇ ਤੁਲ ਕੌਈ 
ਰਿਸ਼ਤਾ ਨਹੀ । ਸਦਾ ਹੀ ਮਮਤਾ ਬੋਗਰਜ਼ੀ ਬਖਸ਼ਿਸ਼ ਅਤੇ 
ਪਿਆਰ ਨਾਲ ਭਰਪ੍ਰਰ । ਆਦਮੀ ਦੀ ਤਰੱਕੀ ਅਤੇ ਕਾਮਯਾਬੀ 
ਦੇ ਦੌਰ ਵਿਚ ਭਰਾ, . ਇਸਤਰੀ ਔਲਾਦ, _ਦੌਸਤ _ ਤੇ 
ਵਾਕਫਕਾਰ ਆਦਮੀ ਦੀਆਂ ਸਿਫਤਾਂ ਕਰਦੇ ਨਹੀ" ਥੱਕਦੇ । 
ਸਾਰੇ ਉਸ ਨੂੰ ਮੋਤਾ ਮੇਰਾ, ਆਪਣਾ ਆਪਣਾ ਕਹਿਣ ਵਾਸਤੇ 
ਇਕ ਦੂਜੇ ਤੱ“ ਅਗੇ ਹੁੰਦੇ ਹਨ ਪਰ ਜਦੋ ਬਿਪਤਾ ਪੈਦੀ ਹੈ 
ਤਾਂ ਇਹ ਸਾਰੇ ਰਿਸ਼ਤੇਦਾਰ ਵਿਰੋਧੀ ਬਣਦੇ ਹਨ । ਸਿਫਤਾਂ 
ਕਰਨ ਵਾਲੋ ਨਿੰਦਿਆ ਕਰਦੇ ਹਨ, ਜਦ ਸਭ ਪਾਸਿਓ” ਥ੍ਰ੍‌ 
ਥੂ ਹੋ ਰਹੀ ਹੁੰਦੀ ਹੈ ਤ' ਇਕ ਇਕ ਆਤਮਾ ਔਜੀ ਹੁੰਦੀ ਹੈ 
ਜੋ ਇਨਸਾਨ ਨੂੰ ਗਲ ਲਾਉ'ਦੀ ਹੈ ਜੌ ਉਸਦੇ ਅੰਗੁਣਾ 
ਖੁਨਾਮੀਆਂ ਨੂੰ ਨਾ ਚਿਤਾਰਦੀ ਹੋਈ ਬੇਗਰਜ਼ ਪਿਆਰ ਦਿੰਦੀ 
ਹੈ ਢਾਰਸ ਬਣਾਉ ਦੀ ਹੈ ! ਭਲਾ ਲੌਚਦੀ ਹੈ ਰੱਬ ਵਰਗਾ 
ਆਸਰਾ ਬਣ ਕੇ ਆਉਦੀ ਹੈ । ਉਹ ਮਾੰ ਹੁੰਦੀ ਹੈ । 


( ਪਲ: “ਰਾਤ ਘ੦ 


ਦੀਨ ਦੁਨੀਆ, ਅਧਿਆਤਮਕ ਤੋਂ ਸੰਸਾਰੀ ਗਿਆਨ __ 
#ਦੇ ਮਹਾਨ ਦਾਰਸ਼ਨਿਕ ਕਬੀਰ ਜੀ ਵੀ ਇਸ ਗੱਲ ਦੀ ਪ੍ਰਸ਼ਟੀ 


ਕਰਦੇ ਹਨ : 
“ਸਤੁ ਅਪਰਾਧ ਕਰਤ ਹੈ ਜੋਤ 
ਜਨਨੀ ਚੀਤਿ ਨ ਰਾਖਸਿ ਤੋਤੇ" 
ਸਾਰੀ ਦੁਨੀਆ ਦੇ _ਜਿਅ ਣਿਆਂ ਵਿਚਾਰਵਾਨਾਂ, 
ਰਹਿਬਰਾਂ, ਪੰਗੰਬਰਾਂ ਨੇ ਲੁੰਕ ਮਨਾਂ ਵਿਚੇ" ਉਠੀ ਭਾਵਨਾ ਨੂੰ 
ਸ਼ਬਦਾਂ ਦਾ ਰੂਪ ਦਿਤਾ ਹੈ ਕਿ ਮਾਂ ਰੱਬ ਹੁੰਦੀ ਹੈ ।, ਇਕ 
ਯਹੂਦੀ ਅਖਾਣ ਹੈ : ੦0 ੦੦010 1੧੦੯ 00 €੪6੧ 
੪੪16੬ 311੦ 1੪6੮1 0 1੧8੦੦ 1੦0੧੬ 
“ਰੱਥ ਹਰ ਥਾਂ ਨਹੀ` ਹੋ ਸਕਦਾ ਸੀ ਸੌ ਇਸ ਵਾਸਤੇ ਉਹਨੇ 
ਮਾਵਾਂ ਬਣਾਈਆਂ'” । 
ਵਿਦਵਾਨ ਥੰਕਰੇ ਦਾ ਕਥਨ ਹੈ “ਛੋਟੇ ਬੱਚਿਆਂ ਲਈ 
ਮਾਂ ਦਾ ਨਾਂ ਪਰਮਾਤਮਾ ਦੀ ਥਾਂ ਹੁਦਾ ਹੈ । 
ਇਸ ਵਿਚਾਰ ਨਾਲ ਸੋਸਾਰ ਸਾਹਿਤ ਵਿਚ ਬਹੁਤ ਕੁਝ 
ਲਿਖਿਆ ਗਿਆਂ । ਪੰਜਾਬੀ ਵਿਚ ਪ੍ਰਿੰਸੀਪਲ ਸੌਤ ਸਿੰਘ ਸੇਖੋਂ 
ਦੀ ਇਕ ਮਸ਼ਹੂਰ ਕਹਾਣੀ ਹੈ ““ਪਮੀ ਦੇ ਨਿਆਣੇ'` ਉਸ 
ਵਿਚ ਦੋ ਛੋਟੇ ਭੋਣ-ਭਰਾ ਬਾਲ ਸੜਕ ਪਾਰ ਕਰਨ ਤੋ ਡਰਦੇ 
ਹਨ ਕਿਉਕਿ ਰਾਂਹ ਵਿਚ ਇਕ ਖ੍ਰੰਖਾਰ ਪਠਾਣ ਰਾਸ਼ _ਪਿਆ 
ਹੈ। ਉਹ ਬਹੁਤ ਤਦਬਰਾਂ ਸੋਚਦੇ ਹਨ । ਆਖਰ ਉਹ ਮਤਾ 
ਪਕਾਉ'ਦੋ ਹਨ ਕਿ ਅਸੀ ਕਹਿ.ਦਿਆਂਗੇ ਕਿ ਅਸੀਂ ਪਮੀ ਦੇ 
ਨਿਆਣੇ ਹਾਂ ਅਤੇ ਉਹ ਆਪਣੀ ਮਾੰ ਦਾ ਨਾਂ ਲੰ ਕੇ ਇਵ 
ਸੜਕ ਪਾਰ ਕਰਦੇ ਹਨ ਜਿਵੇ ਇਨਸਾਨ ਰੱਥ ਦਾ ਨਾਂ ਲੰ ਕੇ 
ਭਵ ਸਾਗਰ ਪਾਰ ਕਰ ਜਾਂਦਾ ਹੈ । ਰ 
ਵਲਵਲਿਆਂ ਦੇ ਬਾਦਸ਼ਾਹ ਪ੍ਰੋ: ਪ੍ਰਨ ਸਿੰਘ ਨੇੰ ਮਾਂ 
ਪਿਆਰ ਵਿਚ ਰਿਸ ਕੇ ਕਿਹਾ ਸੀ : 
'ਈਾਂ ਦਾ ਦਿਲ ਬੱਸ ਇਓ' ਰੱਥ ਹੈ 
ਮਾਂ ਦੀ ਲੱਰੀ ਬਾਣੀ ਆਕਾਸ਼ ਦੀ” 
ਪੰਜਾਬ ਦੇ ਮਹਾਨ ਕਵੀ ਪ੍ਰੱ` ਮੋਹਨ ਸਿੰਘ ਨੇ ਮਾਂ ਨੂੰ 
ਇਕ ਘਣੀ ਛਾਂ ਵਾਲੋਂ ਬ੍ਰਟੇ ਨਾਲ ਤੁਲਨਾ ਦਿਤੀ ਹੈ ਪਰ 
ਇਕ ਫਰਕ ਨਾਲ । ਕਲ ਦ੍ਨੀਆਂ ਦੋ ਬਰਟਿਆਂ ਦੀ ਜੋ ਜੜ੍ਹ 
ਸੁੱਕ ਜਾਵੇ ਤਾਂ ਉਹ ਬ੍ਰਟ ਕੁਮਲਾਂਦੇ ਹਨ ਪਰ ਕੇਵਲ ਮਾਂ ਹੀ 
ਇਕ ਐਸਾ ਬ੍ਰਟਾ ਹੈ ਜੋ ਆਪਣੇ ਫੁੱਲਾਂ (ਭਾਵ ਔਲਾਦ) ਦੇ 
ਮੁਰਝਾਣ ਨਾਲ ਸਕਦਾ ਹੈ : 
“ਮਾਂ ਵਰਗ! ਘਣਛਾਵਾਂ ਬ੍ਰਟਾ 
ਮੈਨੂੰ ਨਜ਼ਰ ਨਾ ਆਏ । 
ਲੰ ਕੇ ਇਸ ਤੋਂ ਛਾਂ ਉਧਾਰੀ 
ਰੱਬ ਨੇ ਸੁਰਗ ਬਣਾਏ । 
ਬਾਕੀ ਕੁਲ ਦੁਨੀਆ ਦੋਂ ਬ੍ਰਟੇ 


ਵਰਿਆਮ ਜੁਲਾਈ ੧੯੮੯ 2 


5॥ 58000 2800 5000 ਹ। ੬0੫੪ 


੧81101815006001.001। 


ਜੜ੍ਹ ਸੁਕਿਆਂ ਮੁਰਝਾਂਦੇ 
ਅੰਪਰ ਫੁੱਲਾਂ ਦੇ ਮੁਰਝਾਇਆਂ 
ਇਹ ਬ੍ਰਟਾ ਸੁੱਕ ਜਾਏ ।”” 
ਪਿਆਰ, ਕੁਰਬਾਨੀ ਅਤੇ ਪ੍ਰਤਿਪਾਲਨਾ ਦਾ ਵਰਨਣ 
ਕਰਨ ਵਾਸਤੇ ਜਿੰਨੀਆਂ ਤਸ਼ਬੀਹਾਂ ਜਿੰਨੀਆਂ ਤੁਲਨਾਵਾਂ ਮਾਂ 
ਨਾਲ ਕੀਤੀਆਂ ਗਈਆਂ ਹਨ । ਹੋਰ ਕਿਸੇ ਨਾਲ ਨਹੀ; 
ਕੀਤੀਆਂ ਗਈਆਂ ਹਨ । ਗੁਰਬਾਣੀ ਸਾਹਿਤ ਵਿਚ ਰੱਥ ਅਤੇ 
ਮਨੁੱਖ ਦੇ ਰਿਸ਼ਤੇ, ਸਤਿਗਰੂ ਅਤੇ ਸਿੱਖ ਦੇ ਸੰਬੋਧਾਂ ਨੂੰ 
ਦਰਸਾਉਣ ਲਈ ਸਭ ਤੌ ਉਤਮ ਉਦਾਹਰਣਾਂ ਮਾਂ ਅਤੇ 
ਪਿਓ ਦੀਆਂ ਦਿਤੀਆਂ ਗਈਆਂ ਹਨ । ਭਾਵ ਜਿਵ` ਮਾਂ ਅਤੇ 
ਬਾਪ ਦੀਆਂ ਭਾਵਨਾਵਾਂ ਆਪਣੇ ਬੱਚਿਆਂ ਲਈ ਹਨ ਤਿਵੇ` 
ਪਰਮਾਤਮਾ ਅਤੇ ਸਤਿਗੁਰੂ ਦੀ ਪਹੁੰਚ ਸਿੱਖ ਪ੍ਰਤੀ ਹੈ : 
ਮਾਤਾ ਬਾਰਕ ਦੇਖ ਅਨੰਦ 
ਤਿਓ ਹਰਿ ਜਨ ਜੀਵੇ ਜਪਿ ਗੋਬਿੰਦ 
(ਬਸੰਤ ਮ: ੫) 
ਮਾਤ ਪਿਤਾ ਦਇਆ ਜਿਉ ਬਾਲਾ 
(ਰਾਮਕਲੀ ਮ: ੫) 


ਮਾਤਾ ਪ੍ਰੀਤਿ ਕਰੇ ਪੁਤ ਖਾਇ ॥ 
ਮੀਨੇ ਪ੍ਰੀਤਿ ਭਈ ਜਲ ਨਾਇ ॥ 
ਸਤਿਗੁਰ ਪ੍ਰੀਤਿ ਗੁਰਸਿਖ ਮੁਖਿ ਪਾਏ 

(ਗਉੜੀ ਗੁਆਰੇਰੀ ਮ: ੫) 
ਜਿਉ ਜਨਨੀ ਸੁਤ ਜਣਿ ਪਾਲਤੀ 
ਰਾਖੰ ਨਦਰਿ ਮਝਾਰਿ 
ਅੰਤਰਿ ਬਾਹਰਿ ਮੁਖਿ ਦੇ ਗਿਰਾਸ 
ਖਿਨੁ ਖਿਨੁ ਪੌਚਾਰਿ 
ਤਿਉ ਸਤਿਗੁਰ ਗੁਰਸਿਖ ਰਾਖਤਾ 
ਹਰਿ ਪ੍ਰੀਤਿ ਪਿਆਰਿ 

(ਗੁਰੂ ਰਾਮਦਾਸ) 
ਜੌੰਸਾ ਬਾਲਕੁ ਭਾਇ ਸੁਭਾਈ 
ਲਖ ਅਪਰਾਧ ਕਮਾਵੇ । 
ਕਰਿ ਉਪਦੇਸੁ ਝਿੜਕੇ ਬਹੁ ਭਾਤੀ 
ਬਹੁੜਿ ਪਿਤਾ ਗਲਿ ਲਾਵੇ 
(ਮ: ੫੬੨੪) 

ਜਿਸ ਕਾ ਪਿਤਾ ਤੁ ਹੈ ਮੇਰੇ ਸੁਆਮੀ 
ਤਿਸੁ ਬਾਰਕਿ ਭੂਖ ਕੇਸੀ ਰ੍ 
ਨਵ ਨਿਧਿ ਨਾਮੁ ਨਿਧਾਨ ਗ੍ਰਿਹਿ ਤੋਰੇ 
ਮਨਿ ਬਾਂਛੋ ਹੋ ਲੰਸੀ 

(ਮ: ੫) ੧੨੬੬) 


ਹਮਰੇ ਪਿਤਾ ਗੋਪਾਲ ਦਇਆਲ 
ਜਿਉ ਰਾਖੋ ਮਹਤਾਰੀ ਬਾਰਿਕ ਕਉ 
_ਤੌਸੇ ਹੀ ਪ੍ਰਭ ਪਾਲ 
(ਮ੧ ੫, ੬੮੦) 


ਹਮ ਬਾਰਿਕ ਪਿਤਾ ਪ੍ਰਭੁ ਦਾਤਾ 
ਤਮ ਮਾਤ ਪਿਤਾ ਹਮ ਬਾਰਕ ਤੇਰੇ 
ਗਉੜੀ ਸੁਖਮਣੀ ਮ: ੫ 


ਦੁਨੀਆ ਵਿਚ ਵਿਚਰਦਿਆਂ ਹਰ ਵਿਅਕਤੀ ਦੇ ਬਹੁਤ 
ਪੀਚਵੇ' ਰਿਸ਼ਤੇ ਬਣ ਜਾਂਦੇ ਹਨ ਬਹੁਤ ਪਿਆਰੇ ਲਗਦੇ ਵੀ । 
ਇਹ ਸਾਰੇ ਸਬੰਧ ਚੰਗੇ ਹਨ ਸੁਖਾਵੇਂ ਵੀ ਪਰ ਇਹ ਰਿਸ਼ਤੇ 
ਤੋੜੇ ਤੇ ਬਣਾਏ ਜਾ ਸਕਦੇ ਹਨ ਪਰ ਮਾਂ ਦਾ ਇਕ ਰਿਸ਼ਤਾ 
ਕੇਹੇ ਜਿਹਾ ਹੈ ਇਸ ਬਾਰੇ ਸ: ਗੁਰਬਖ਼ਸ਼ ਜਿੰਘ ਪ੍ਰੀਤ ਲੜੀ 
ਦਾ ਕਥਨ ਹੈ : 

““...ਹੋਰ ਸਾਰੇ ਪਿਆਰ ਕਮ'ਏ ਜਾ ਸਕਦੇ ਹਨ ਪਰ 
ਮਾਂ ਪਿਆਰ ਇਕ ਦਾਤ ਹੈ । ਜਿੰਨਾ ਚਿਰ ਹੈ, ਹੈ ! ਜਦ 
ਖੋਹੀ ਗਈ ਫੇਰ ਇਹਦਾ ਕੋਈ ਬਦਲ ਨਹੀ” । 

ਬੱਚਿਆਂ ਦੇ ਖਰ੍ਹਵਿਆਂ ਰਾਹਾਂ ਰਸਤਿਆਂ ਉਤੇ ਮਾਂ 
ਆਪਣੇ ਪਿਆਰ ਦੇ ਫੁੱਲ ਬੁੱਕਾਂ ਮੁੰਹ ਖਿਲਾਰਦੀ ਰਹਿੰਦੀ ਹੈ । 

ਮਾਂ ਪਿਓ ਤੋ ਰੱਬੀ ਰਿਸ਼ਤ ਜੋ ਕੋਈ ਕਸਰ ਹੈ ਤਾਂ 
ਅਮ੍ਰਿਤਾ ਪ੍ਰੀਤਮ ਦੋ ਸ਼ਬਦਾਂ ਵਿਚ ਇਹ ਹੀ ਹੈ ਕਿ : 

““ਮਾਪਿਆਂ ਦੇ ਰੱਥ ਵਰਗੇ ਮਹਾਨ ਰਿਸ਼ਤੇ ਵਿਜ ਜੇ 
ਕਿਤੇ ਕੋਈ-ਕਸਰ ਲਗਦੀ ਹੈ ਤਾਂ ਉਹ ਇਹ ਕਿ ਮਾਪੇ ਸਾਰੀ 
ਉਮਰ ਨਾਲ ਨਹੀ” ਨਿਭਦੇ । 

ਪੰਜਾਬੀ ਅਖਾਣਾਂ ਵਿਚ ਮਾਂ ਪਿਓ ਨੂੰ ਸਦਾ ਯਾਦ 
ਕੀਤਾ : 

““ਰੁੱਤ ਰੁੱਤ ਆ ਮਿਲਦੇ, 
ਮਾਪੇ ਅਲੜ੍ਹ ਬਾਗ ਦੋ ਮੇਵੇ 
ਮਾਵਾਂ ਠੰਡੀਆਂ ਛਾਵਾਂ 
ਪਕੇ ਮਾਵਾਂ ਨਾਲ ! 

ਅਮਰੀਕਾ ਦੋ ਮਸ਼ਹੂਰ ਨੇਤਾ _ਅਬਰਾਹਮ ਲਿੰਕਨ ਨੇ 
ਪਰਧਾਨਗੀ ਦੇ ਅਹਿਮ ਅਹੁਦੇ ਤੋ ਹੁੰਦਿਆਂ _ਹਇਆਂ 
ਕਿਹਾ ਸੀ । 

“ਜੋ ਕੁਝ ਹਾਂ ਜਾਂ ਹੋਣ ਦੀ ਆਸ ਰਖਦਾ ਹਾੰ 
ਅਪਣੀ ਫਰਿਸਤਿਆਂ ਵਰਰ ਮਾਂ ਦਾ ਸਦਕਾ ਹਾਂ ।” 


੮ ਫੁਰਿਆਮ ਜ੍ਰਲਾਈ ੧੯੮੪ 


5॥ 58000 1800 500। । ੬0%੧ 


।੧8॥01803760181.601 


-_ ਜਿੰਨੇ ਵੱਖ ਵੱਖ ਰੂਪਾਂ ਅਤੇ ਪਰਮੰਗਾਂ ਵਿਚ ਮਾਂ ਨੂੰ 
ਵੇਖਿਆ ਗਿਆਂ ਹੈ ਸ਼ਾਇਦ ਕਿ ਹੋਰ ਰਿਸ਼ਤੇ ਨੂੰ ਨਹੀ। 
ਰਾਬਿੰਦਰ ਨਾਥ ਟੌਗੌਰ ਦਾ ਅਪਣਾ ਹੀ ਅੰਦਾਜ਼ ਅਤੇ 
ਦ੍ਰਿਸ਼ਟੀ ਕੌਣ ਹੈ ਉਹ ਕਹਿੰਦੇ ਹਨ : 

“'ਰੁੱਤਾਂ ਨਾਲ ਜੋ ਤੁਲਨਾਂ ਕਰੀਏ ਤਾਂ ਮਾਂ ਹੈ ਬਰਸਾਤ 
ਰੱਤ, ਪਾਣੀ ਦਿੰਦੀ ਹੈ, ਫਲ ਦਿੰਦੀ ਹੈ, ਤਾਪ ਦੂਰ ਕਰਦੀ 
ਹੈ । ਦੇਵ ਲੱਕ ਤੱ ਆਪਣੇ ਆਪ ਨੂੰ ਵਰੋਸਾ ਕੇ ਸਾਨੂੰ ਭਰਪੂਰ 
ਕਰਦੀ ਹੀ ਰਹਿੰਦੀ ਹੈ । ਰੁਖਾਈ ਨੂੰ ਮੋਟਦੀ ਹੈ ਤੇ ਸਾਡੀਆਂ 
ਤਰੁਟੀਆਂ ਨੂੰ ਭਰਦੀ ਰਹਿੰਦੀ ਹੈ ।” 

ਮਾਂ ਦਾ ਸਬੰਧ ਖਹੁਤ ਪਿਆਰਾ ਹੈ ਜੋ ਕੋਈ ਬਹੁਤ 
ਚੰਗਾ ਕੌਮ ਕਰਦਾ ਹੈ ਤਾਂ ਝਟ ਮਾਂ ਨੂੰ ਧੰਨ ਕਿਹਾ ਜਾਂਦਾ ਹੈ ਜੋ 
ਮਾੜਾ ਕਰਦਾ ਹੈ ਤਾਂ ਵੀ ਮਾਂ ਨੂੰ ਗਾਲ ਜਾਂਦੀ ਹੈ । ਵਿਅਕਤੀ 
ਅੱਜ਼ ਹੈ ਅਤੇ ਉਜ ਦਾ ਮੂਲ ਮਾਂ ਹੈ । ਵਡੋ ਵਡੇ ਮਹਾਂਪੁਰਸ਼ਾਂ, 
ਗੁਰੂਆਂ, ਸ੍ਰਰਬੀਰਾਂ ਦੀ ਸਿਫਤ ਕਰਨ ਲਗਿਆਂ ਆਪ ਮੁਹਾਰੇ 
ਮੂਹੋਂ ਨਿਕਲ ਪੈਦਾ ਹੈ ਕਿ ਉਹ ਮਾਂ ਧੰਨ ਹੈ ਜਿਸ ਨੇ ਐਸਾ 
ਵਿਅਕਤੀ ਜਣਿਆ । ਲੱਕ ਬੌਲਾਂ ਚੋ ਆਪਣੇ ਆਪ 
ਨਿਕਲਦਾ ਹੈ : 

“'ਧੰਨ ਨੇ ਓਹਨਾਂ ਦੀਆਂ ਮਾਵਾਂ 
ਜਿਨ੍ਹਾਂ ਦੇ ਪੁਤ ਨਾਮ ਜਪਦੋ” 
- ਲੌਕ ਗੀਤ 
ਧੰਨ ਜਣੇਦੀ ਮਾਇ ਸਹਿਲਾ ਆਇਆ 
--ਭਾਈ ਗੁਰਦਾਸ 
ਤਿਨ ਧੰਨੁ ਜਣੇਦੀ ਮਾਉ, ਆਏ ਸਫਲ ਸੌ 
--ਫਰੀਦ 

ਜਦੋ ਵੀ ਕਿਸੇ ਦੇ ਗੁਣ ਪਰਉਪਕਾਰ ਅਤੇ ਬਖਸ਼ਿਸ਼ 
ਯਾਦ ਆਢੇ'ਦੀ ਹੈ ਤਾਂ ਝਟ _ਉਸ ਦੀ ਸੰਗਯ ਮਾਂ ਨਾਲ਼ 
ਕੀਤੀ ਜਾਂਦੀ ਹੈ । ਜੇ ਧਤਤੀ ਵਿਰੋ' ਅੰਨ ਉਗਦਾ ਹੈ ਤਾਂ 
ਧਰਤੀ ਨੂੰ ਧਰਤੀ ਮਾਤਾ ਕਿਹਾ ਜਾਂਦਾ ਹੈ । ਜੋ ਗਉ ਦੁਧ 
ਦੋ'ਦੀ ਅਤੇ ਖੋਤੀ ਲਈ ਬਲ ਪੌਦਾ ਕਰਦੀ ਹੈ ਤਾਂ ਕਿਸਾਨ 
ਉਸ ਨੂੰ ਗਊ ਮਾਤਾ ਕਰਕੇ ਪੁਕਾਰਨ ਲਗੇ ਇਥੋ“ ਤਕ ਕੇ 
ਭਾਰਤ ਵਾਸੀਆਂ ਨੇ ਆਪਣੇ ਦੋਸ਼ ਨੂੰ ਵੀ ਮਾਤਾ, ਭਾਰਤ 
ਮਾਤਾ ਕਿਹਾ ਹੈ । ਜੇ ਰੱਖ ਦੀ ਤਸ਼ਰੀਹ ਕਰਨੀ ਹੌਵੇ ਤਾਂ 
ਕਹੀਦਾ ਹੈ ਉਹ ਮਾਂ ਵਰਗਾ ਹੈ ਅਤੇ ਜੋ ਮਾਂ ਦੀ ਤੁਲਨਾ 
ਕਰਨੀ ਹੌਵੇ ਤਾਂ ਕਹੀਦਾ ਹੈ ਉਹ ਰੱਥ ਵਰਗੀ ਹੈ ਭਾਵ ਮਾਂ 
ਅਤੇ ਰੱਬ ਸਮਅਰਥੀ ਹੋ ਗਣੋ ਹਨ । ਮਾਂ ਦਾਤ, ਦਇਆ ਅਤੋ 
ਪ੍ਰੋਮ ਦਾ ਪ੍ਰਤੀਕ ਹੀ ਬਣ ਗਈ । ਇਨਸਾਨੀ ਹਿਰਦੇ ਵਿਚ 


ਵਰਿਆਮ ਜੁਲਾਈ ੧੯੮੯ 


_ $। 38000 3800 500। । ੬00੫ 


ਇਹ ਏਨੀ ਉਤਰ ਚੁਕੀ ਹੈ ਕਿ ਜਦੋ ਕਿਤੇ ਚਾਣਚਕ ਕਿਸੇ ਨੂੰ 


ਦੇਖ ਤਕਲੀਫ ਪੀੜ ਹੋਵੇ ਤਾਂ ਹੌਰ ਕਿਸੇ ਦਾ ਨਾਮ ਮੂਹੋਂ” 
ਨਹੀਂ ਨਿਕਲਦਾ _ਯਕਦਮ . ਹਾਏ ਮਾਂ ਰੀ ਮੂੰਹ ਚਾ 
ਨਿਕਲਦਾ ਹੈ । 
ਕੇਵਲ ਇਨਸਾਨਾਂ ਵਿਚ ਹੀ ਨਹੀ ਇਹ ਮਾਂ ਦੀ 
ਮਿਤਾ ਦਾ ਨਜ਼ਾਰਾ ਜਾਨਵਰਾਂ ਵਿਚ ਵੀ ਪ੍ਰਤੱਖ ਦਿਸੋਗਾ | 
ਜਦ ਬਿਲੀ ਬੱਚੇ ਦਿੰਦੀ ਹੈ ਤਾਂ ਆਪਣੇ ਬਲੂ ਗੜਿਆਂ ਨੂੰ ਬਹੁਤ 
ਲੂਕਾ ਕੇ ਰਖਦੀ ਹੈ ਉਸ ਸਮ” ਉਸ ਕੌਲ ਜਾਵੇਂ ਤਾਂ ਉਹ 
ਸ਼ੀਹਨੀ ਦਾ ਰੂਪ ਧਾਰ ਕੇ ਵਾਰ ਕਰੇਗੀ । ਜਦੋ“ ਆਲੇ ਦੁਆਲੇ 
ਇਹ ਪਤਾ ਲਗ ਜਾਂਦਾ ਹੈ ਇਸ ਥਾਂ ਬਿਲੀ ਨੇ ਬਚੇ ਦਿਤੇ 
ਹਨ ਤਾਂ ਉਹ ਆਪਣੇ ਬਚਿਆਂ ਨੂੰ ਚੁਕ ਕੇ ਕਿਸੇ ਹੌਰ ਗੁਪਤ 
ਥਾਂ ਲੂ ਜਾਵੇਗੀ । ਕਹਿੰਦੇ ਨੇ ਬਚਿਆਂ ਦੀ ਰਾਖੀ ਖਾਤਰ ਉਰ 
ਸ਼ਤ ਘਰ ਫਿਰਦੀ ਹੈ । ਉਹ 'ਜਿਹੜੇ ਤਿਖੋ _ਢੰਢਾਂ ਨਾਲ 
ਚੂਹਿਆਂ ਦਾ ਕੀਮਾ ਕੀਮਾ ਕਰ ਦਿੰਦੀ ਹੈ ਆਪਣੇ ਬਚਿਆਂ 
ਵਾਸਤੇ ਉਹ ਦੌਦ ਰੂ` ਵਰਗੇ ਨਰਮ ਕਰਕੋ ਧੌਣਾਂ ਤੇ ਫੜ ਕੇ 
ਉਹਨਾਂ ਦੋ ਥਾਂ ਬਦਲਦੀ ਹੌ । ਸੂਈ ਕ੍ਰੱਤੀ ਦੇ ਕੌਲ ਜਾਣਾ 
ਖਤਰੇ ਤੋ ਖਾਲੀ ਨਹੀ । ਪੰਡੀਆਂ ਦੇ ਆਂਡਿਆਂ ਵਾਲ਼ 
ਆਹਲਣਿਆਂ ਕੇਲ ਜਾਣਾ ਵੀ ਦੁਸ਼ਮਣ) ਸਹੋੜਨ ਵਾਲੀ 
ਗਲ ਹੁੰਦੀ ਹੌ । 
ਮਾਂ ਦਾ ਚਿਤ ਕਿਵੇਂ ਆਪਣੇ ਬਾਲਕ ਵਿਚ ਰਹਿੰਦਾ 
ਹੈ ਇਸ ਦੀਆਂ ਮਿਸਾਲਾਂ ਵੀ ਗੁਰਬਾਣੀ ਵਿਚ ਹਨ । 
ਮੰਦਰੁ ਏਕੁ ਦੁਆਰ ਦਸ ਜਾਕੇ 
ਗਊ ਚਰਾਵਨ ਛਾਡੀਅਲੇ ॥ 
ਪਾਂਚ ਕੋਸ ਪਰ ਗਉ ਚਰਾਵਤ 
ਚੀਤ ਸੁ ਬਛਰਾ ਰਾਖੀਅਲੇ ।। ੩ ॥ 
ਕਹਤ ਨਾਮਦੇਉ ਸੁਨਹ 'ਤਿਲੌਚਨ ਬਾਲਕੂ ਪਾਲਨ ਪਉਢੀਅਲੇ 
ਅੱਤਰਿ ਬਾਹਰਿ ਕਾਜ ਬਿਰੂਧੀ, ਚੀਤ ਸੁ ਬਾਰਿਕ ਰਾਖੀਅਲ 
ਗੁਰੂ ਅਰਜਨ ਦੇਵ ਜੀ ਨੇ ਕੂੰਜਾਂ ਦੀ ਉਦਾਹਰਣ ਦਿਤੀ 
ਹੈ । ਕੂੰਜਾਂ ਅਪਣਿਆਂ ਬਚਿਆਂ ਨੂੰ ਹਜ਼ਾਰਾਂ ਮੀਲ ਪਿਛੇ ਛੱਡ 


ਕੇ ਆਉ'ਦੀਮਆਂ ਹਨ ਅਤੇ ਬਚਿਆਂ ਦੀ ਸੁਰਖਿਆ ਵਾਸਤੇ __ 


ਮਨ ਵਿਚ ਸਿਮਰਨ ਕਰਦੀਆਂ ਹਨ । 

ਉਡ ਉਡਿ ਆਵੇ ਸੰ ਕੋਸਾ 

ਤਿਤੁ ਪਾਛੈ ਬਚਰੇ ਛਰਿਆ । 

ਤਿਨ ਕਵਣੁ ਖਲਾਵੈ ਕਵਣ ਚੁਗਾਵੇ 

ਮਨ ਮਹਿ ਸਿਮਰਣ ਕਰਿਆ ।| 

ਮਾਂ ਦਾ ਨਾਮ ਵੀ ਕੁਦਰਤ ਨੋ ਰਖਿਆ ਹੌ । ਜਦੋ” 
ਬਚਾ ਜੰਮਦਾ ਹੈ ਤਾਂ ਸ਼ਾਇਦ ਪਹਿਲਾ ਸ਼ਕਦ ਓਹ-ਮਾਂ ਹੀ 
ਕਹਿੰਦਾ ਹੈ । ਮਾਂ ਸ਼ਬਦ ਕਿਸੇ ਬਾਹਰੋ ਨਹੀ” ਰਖਿਆ । ਇਹ 


।੧੧7੧01812॥00760816000% 


। 


ਇਨਸਾਨ ਦੇ ਮੂੰ ਹੋ ਪਲਕ ਰੂਪ ਵਿਚ ਨਿਕਲਿਆਂ ਸ੍ਰਤੈ ਸਿਧ 
ਪਹਿਲਾ ਸ਼ਬਦ ਹੈ । ਇਸੇ ਵਾਸਤੇ ਸੰਸਾਰ ਦੀਆਂ ਵੱਖ ਵੱਖ 
ਭਾਸ਼ਾਵਾਂ ਵਿਚ ਮਾਂ ਸ਼ਬਦ ਮਿਲਦਾ ਜੁਲਦਾ ਹੌ । ਜੇ ਪੰਜਾਬੀ 
ਵਿਚ ਮਾਂ ਜਾਂ ਮਾਈ ਹੈ ਤਾਂ ਹਿੰਦੀ ਵਿਚ ਮਾਤਾ ਪ੍ਰਸਿਧ ਹੌ, 
ਉਰਦੂ ਫਾਰਸੀ ਵਾਲੋ ਮਾਦਰ ਕਹਿੰਦੇ ਹਨ ਤਾਂ ਅੰਗਰੇਜ਼ੀ 
ਭਸ਼ਾ ਵਾਲੇ ਮਦਰ ਕਹਿੰਦੇ ਹਨ । ਮਾਅਮ; ਮਾਅਮਾ; ਮਮਾ; 
ਮੰਮੀ ਮਾਮ ਸਭ ਮਿਲਦੇ ਜੁਲਦੇ ਨਾਮ ਹਨ । ਸ਼ਾਇਦ ਇਕ 
ਮਾਂ ਦਾ ਨਾਮ ਹੀ ਸਾਰੀਆਂ _ ਭਾਸ਼ਾਵਾਂ ਵਿਚ ਸਰਬ 
ਵਿਆਪੀ ਹੌ । 


ਇਡੇ ਮਹਾਨ ਗੁਣਾਂ ਅਤੇ ਰੁਤਬੇ ਵਾਲੀ ਮਾਂ ਘਰਾਂ ਵਿਚ 
ਧਿਆਨ ਨੂੰ ਤਰਸਦੀ ਰਹਿੰਦ) ਹੈ। ਜਦੇ' ਉਸ ਕੌਲ ਮਾਇਕ 
ਸਰੋਤ ਨਾ ਹੌਣ ਜੜ ਉਹਦਾ ਸਿਰ ਦਾ ਸਾਈ' ਸਮਰਥ ਨਾਂ 
ਰਵੋ ਤਾਂ ਜੋ ਉਸ ਦੀ ਹਾਲਤ ਹੁੰਦੀ ਹੈ ਉਹ ਕੌਦੀ ਤੱ ਵੀ 
ਭੁੜੀ ਹੁੰਦੀ ਹੈ । ਮਮਤਾ ਉਸ ਨੂੰ ਘਰ ਤਿਆਗਣ ਨਹੀ” 


` ਦਿੰਦੀ । ਉਹ ਸਮਝਦੀ ਆਪਣੇ ਆਪ ਨੂੰ ਘਰ ਦੀ ਸੁਆਮਣ 


ਹੈ ਪਰ ਅਗੌਂ' ਨੂੰਹਾਂ ਇਹ ਹੱਕ ਖੋਹ ਚੁੱਕੀਆਂ ਹੁੰਦੀਆਂ ਹਨ 
ਫੋਰ ਮਾਂ ਦੀ ਚੰਗੀ ਵੀ ਮੰਦੀ ਲਗਦੀ ਹੈ ਜਿਹਨੇ ਜੁਆਨੀ 
ਵਲੋ ਰਾਜ ਭਾਗ ਮਾਣਿਆ ਹੁੰਦਾ ਹੈ ਉਹ ਆਪਣੀ ਔਲਾਦ 
ਨੂੰ ਦਾੜਾਂ ਵੰਡਦੀ ਵੰਡਦੀ ਅੰਤ ਉਤੇ ਬਚਿਆਂ ਤੇ ਨਿਰਭਰ 

ਹੋ ਜਾਂਦੀ ਹੈ ਉਹਨਾਂ ਦੀ ਮਿਹਰਬਾਨੀ ਦੀ ਮੁਥਾਜ ਹੋ 
ਜਾਂਦੀ ਹੈ । 

ਪਿਛਲੌ ਦਿਨੀ' ਇਕ ਮਾਈ ਦੇ ਚੜ੍ਹਾਈ ਕਰ ਜਾਣ ਤੈ 
ਉਸ ਨਮਿਤ ਰਖੇ ਭੌਗ ਤੇ ਜਾਣ ਦਾ ਅਵਸਰ ਮਿਲਿਆ । 
ਉਥੇ ਲੰਗਰ ਦਾ ਵੀ ਤਗੜਾ ਪ੍ਰਬੰਧ ਸੀ । ਉਥੇ ਲੌਕਾਂ ਨੂੰ 
ਕਹਿੰਦਿਆਂ ਸੁਣਿਆ ਕਿ ਜਿੰਨਾ ਖਰਚ ਅੱਜ ਮਾਈ ਦੋ ਪੁੱਤ 
ਨੇ ਕੀਤਾ ਹੈ ਜੋ ਇਹਦੇ ਤੌ ਦਸਵਾਂ ਹਿੱਸਾ ਵੀ ਇਲਾਜ ਤੇ 
ਕਰ ਦਿੰਦਾ ਤਾਂ ਅਜੇ ਮਾਈ ਕਈ ਸਾਲ ਹੌਰ ਜਿਊ'ਦੀ 
ਰਹਿੰਦੀ !ਇਹ ਹੀ ਹਾਲ ਬਜ਼੍ਤਗ ਪਿਤਾਵਾਂ ਦਾ ਹੁੰਦਾ ਹੈ । 
ਜਦੋ ਬਜ਼ੁਰਗ ਕਮਾਈ ਕਰਨੇ ਅਸਮਰਥ _ਜਾਂ ਬੀਮਾਰ 
ਹੋ ਜਾਂਦੇ ਹਨ ਉਸ ਵੇਲੋਂ ਜੇ ਪੁੱਤ ਉਹਨਾਂ ਦਾ ਸਤਿਕਾਰ ਕਰਨ 
ਤਾਂ ਉਹ ਪਰਤ ਅਖਵਾਉਣ ਦੇ ਹੱਕਦਾਰ ਹਨ । 

ਕੁਰਾਨ ਵਿਚ ਮਾਤਾ ਪਿਤਾ ਬਾਰੇ ਮੁਰੌਮਦ ਸਾਹਿਬ ਦਾਂ 
ਫਰਮਾਨ ਦਰਜ਼ ਹੈ : 

“ਖੁਦਾ ਦਾ ਇਹ ਹੁਕਮ ਹੈ ਕਿਂ ਤਰਸੀ” ਸਵਾਏ ਉਸਦੇ 
ਹੌਰ ਕਿਸੇ ਦੀ ਵੀ ਪੂਜਾ ਨਾ ਕਰੋ ਅਤੇ ਆਪਣੇ ਮਾਤਾ ਪਿਤਾਂ 
ਪ੍ਰਤਿ ਸੁਹਿਰਦ ਰਹੋ, ਭਾਵੇ ਉਹਨਾਂ ਵਿਚੋਂ ਇਕ ਜਾਂ. ਦੌਵੇ” 
ਹੀ ਬ੍ਢੇਪੋ ਵਿਚ ਪਹੁਚ ਚੁਕੇ ਹੋਣ ਅਤੇ ਤੁਹਾਡੇ ਨਾਲ ਰਹਿੰਦੇ 
ਹੋਣ । ਉਹਨਾਂ ਨੂੰ ਫਟਕਾਰ ਮਤ ਪਾਓ। ਨਾਹੀ ਉਹਨਾਂ ਨੂੰ 
ਬ੍ਰਾ ਭਲਾ ਕਹੋ, ਸਗੋ ਉਹਨਾਂ ਨਾਲ ਬੜੇ ਇਜ਼ਤ ਵਾਲੇ 


__ 5000 2800 500। 2 10੫) 


ਸਬਦ ਵਰਤੋ ਅਤੇ ਬੜੀ ਨਿਮਰਤਾ ਸਹਿਤ ਕੌਮਲ ਸ਼ਬਦ ਬੌਲੌ 
ਅਤੇ ਕਹੇਂ, ਹੇ ਪਰਮਾਤਮਾ ਇਹਨਾਂ ਦੋਹਾਂ ਉਤੇ ਦਇਆ 
ਕਰੇ, ਜਿਵੇ ਉਹਨਾਂ ਨੇ ਜਦ' ਮੈ ਛੌਟਾ ਹੁੰਦਾ ਸੀ ਪਾਲਿਆ 
ਸੀ। ਤੁਹਾਡਾ ਪਰਮਾਤਮਾ ਚੰਗੀ `ਤਰ੍ਹਾਂ ਜਾਣਢਾ ਹੈ ਕਿ 
ਤੁਹਾਡੀਆਂ ਆਤਮਾਵਾਂ ਵਿਚ _ਕੀ ਹੈ ਅਤੇ ਉਹ ਇਹ ਵੀ 
ਜਾਣਢਾ ਹੈ ਕਿ ਤੁਸੀਂ ਕਿੰਨੇ ਕੁ ਧਰਮੀ ਹੋ ।' 

ਕੁਰਾਨ %੪1-24-26 

ਨੱਬੀ ਨੇ ਕਿਹਾਂ : 


“ਪ੍ਰਮਾਤਮਾ ਬਹਿਸ਼ਤ ਵਿਚ ਉਹਨਾਂ ਨੂੰ ਬੜੇ ਉੱਚੇ 


ਰੁਤਬੇ ਬਖਸ਼ੇਗਾ ਜੌ ਆਪਣੇ ਮਾਂ_ਬਾਂਪ ਦੀ ਪ੍ਰਰਨ ਭਗਤੀ 
ਨਾਲ ਸੇਵਾ ਕਰਦੇ ਹਨ । 
ਨੱਬੀ ਨੇ ਕਿਹਾ ੪ 
“ਬਹਿਸ਼ਤ ਮਾਂ ਦੇ ਚਰਨਾਂ ਤਲ ਵਾਕਿਆ ਹੈ ।' 
ਰ --ਹਦੀਸ ਵਿਚੋ” 
(ਸੰਸਾਰ ਦੇ ਕੁਝ ਮੁਖ ਧਰਮ--ਲੋਖਕ ਗੁਰਚਰਨ 


-ਸਿੰਘ ਤਾਲਿਬ ਵਿਚ) 


ਸਿਖ ਵਿਚਾਰਧਾਰਾ ਅਤੇ ਇਤਿਹਾਸ ਦੇ ਉਘੇ ਲੋਖਕ 
ਤੋ ਵਿਚਾਰਵਾਨ ਭਾਈ ਗ੍ਰਰਦਾਸ ਜੀ ਮਾਤਾ ਪਿਤਾ ਦੇ ਆਦਰ- 
ਸਤਿਕਾਰ ਬਾਰੇ ਸਪਸ਼ਟ ਲਿਖਿਆ ਹੈ ? 

6) ਵਿਭਚਾਰਨੀ ਵੀ ਹੋਵੇ ਤਾਂ ਪੁਤਰ ਦਾ ਕੰਮ 
ਨਹੀ ਇਸ ਗਲ ਨੂੰ ਪਤਾਰਨ । 

“ਜੇ ਮਾਂ ਹੋਵੈ ਜਾਰਨੀ ਕਿਉ” ਪੁੱਤ ਪਤਾਰੇ 

ਭਾਈ ਗੁਰਦਾਸ ਜੀ ਨੇ ਚਾਰ ਪਉੜੀਆਂ ਹੀ ਮਾਤਾ 
ਪਿਤਾ ਅਤੇ ਪੁੱਤਰਾਂ ਨੂੰਹਾਂ ਦੇ ਸੰਬੰਧਾਂ ਨੂੰ ਬਿਆਨ ਕਰਨ ਤੇ 
ਲਾਈਆਂ ਹਨ । ਇਕ ਪਉੜੀ ਚੌ ਉਹ` ਕਹਿੰਦੇ ਹਨ ਕਿ 

ਜਦ ਮਾਤਾ _ਪਿਤਾ ਦੋ ਮਿਲਾਪ ਤੋਂ` ਜੀਵ ਮਾਤਾ ਦੇ 


_ ਉਧਰ ਵਿਚ ਨਿਵਾਸ ਕਰਦਾ ਹੈ ਤਾਂ ਉਸ ਵੇਲੰਤ' ਮਾਂ 


ਆਸਾਵੰਤੀ ਹੋ ਜਾਂਦੀ ਹੈ । ਉਹ ਨਲੱਜ ਹੋ ਕੇ ਰਸ ਕੱਸ ਖਾਂਦੀ 
ਜੈ ਧਰਤੀ ਤੇ ਪੈਰ ਸੰਭਾਲ ਕੇ ਧਰਦੀ ਹੈ । ਦਸ ਮਹੀਨੇ ਪੇਟ 
ਵਿਚ ਸੰਭਾਲ ਕੇ ਪੀੜ ਸਹਿ ਸਹਿ ਕੇ ਪਿਆਰੇ ਪੁੱਤ ਨੂੰ ਜਨਮ 
ਦਿੰਦੀ ਹੈ । ਜਨਮ ਦੇ ਕੇ ਫਿਰ ਉਹ ਆਪ ਕਸ਼ਟਾਂ ਵਿਚ ਪੰ ਕੇ 
ਅਤੇ ਖਾਣ ਪੀਣ ਵਿਚ ਸੰਜਮ ਵਰਤਕੇ ਪੁੱਤਰ ਦੀ ਪਾਲਣਾ 
ਕਰਦੀ ਹੈ। ਉਹ ਬੱਚੇ ਨੂੰ ਗੁੜਤੀ ਦਿੰਦੀ ਹੈ ਦੱਧ 
ਪਿਆਉਦੀ ਹੈ । ਚੰਗੇ ਕਪੜੇ ਅਤੇ ਚੰਗੇ ਭੋਜ਼ਨ ਨਾਂਲ ਪੁੱਤ 
ਪਾਲਦੀ ਹੈ ਅਤੇ ਮਨ ਵਿਚ ਉਹਨਾਂ ਦਾ ਭਦਨ ਕਰਨ, ਮੰਗਣੀ 
ਕਰਨ ਅਤੇ ਪੜ੍ਹਾਈ ਕਰਾਉਣੀ ਚਿਤਾਰਦੀ ਹੈ ਫਿਰ ਪਾਂਧੇ, 
ਅਧਿਆਪਕ ਕੌਲ ਭੇਜ ਕੇ ਉਹਨੂੰ ਵਿਦਿਆ ਦਿਵਾਉ”ਦੀ ਹੈ । 
ਮਾਤਾ ਪਿਤਾ ਅਪਣੀ ਖੱਟੀ ਨੂੰ ਪੁੱਤਰ ਉਤੇ ਲੁਟਾ ਕੇ ਸਚਿਆਰੇ 
ਬਣਦੇ ਹਨ ਅਤੇ ਆਪਣੇ ਵਲ ਇਹ _ਕਾਰਜ ਕਰਕੇ ਅਪਣੇ 


ਫਰਿਆਮ ਜੁਲਾਈ ੧੯੮੯ 


_ ੧81੧0੧1ਟ॥0)0860 


ਹੈ 


ਦੇ ==<% 


ਆ ਨਾ 2 ਡੇ ੨ 
_ ਅਪਣੈ ਸਿਰ ਤੌਂ ਭਾਰ ਉਤਰਿਆ ਸਮਝਦੈ ਹਨ । 
ਅਗਲੀ ਪਉੜੀ ਵਿਚ ਭਾਈ ਸਾਹਿਬ ਅਪਣੇ ਵੋਲੋ ਦੇ 
- ਸਮਾਜ ਦਾ ਨਕਸ਼ਾ ਖਿਚਦੇ ਦਸਦੇ ਹਨ ਕਿ ਪੁੱਤ ਦੀ ਕੁੜਮਾਈ 
ਕਰਕੇ ਮਾਤਾ ਪਿਤਾ ਬਹੁਤ ਆਨੰਦ ਖੁਸ਼ੀ ਮਹਿਸ੍ਰਸ ਕਰਦੇ 
ਹਨ । ਇਸ ਖੁਸ਼ੀ ਵਿਚ ਮਾਂ ਮਿਉ'ਦੀ ਨਹੀਂ ਤੇ ਸੋਹਲ ਗਾਕੇ 
ਸੁਖੀ ਹੁੰਦੀ ਹੈ । ਪ੍ਰਸੰਨ ਤੇ ਵਿਗਸੀ ਹੋਈ ਮਾਂ ਫਿਰ ਪੁੱਤ ਦਾ 
ਵਿਆਹ ਕਰਦੀ ਹੈ, ਘੋੜੀ, ਲਾਵਾਂ ਸਮੇ" ਗਾ ਗਾ ਕੇ ਭਲਾ 
ਮੰਨਦੀ ਹੈ । ਪੁੱਤ ਨੂੰਹ ਦੇ ਮੇਲ ਵੇਖ ਕੇ ਮਾਂ ਸੁਖਾਂ ਸੁਖਦੀ ਹੈ। 
(ਪਰ ਇਸ ਬਾਦ ਹਾਲਾਤ _ਕਰਵਟ ਲੰਦੇ ਹਨ) ਉਹ ਨੂੰਹ 
ਸਦਾ ਆਪਣੇ ਪਤੀ ਨੂੰ ਕੱਮਤ ਦਿੰਦੀ ਹੈ ਜਿਸ ਕਰਕੇ ਦੋਵੇ” 
ਜੀ ਵਿਹਰ ਜਾਂਦੇ ਹਨ ਅਤੇ ਸੱਜ ਦੁੱਖੀ ਹੁੰਦੀ ਹੈ । ਮਾਪਿਆਂ 
ਦੇ ਲੱਖਾਂ ਹੀ ਉਪਕਾਰ ਵਿਸਾਰਕੇ ਪਰਤ ਕੁਪੁਤ ਬਣ ਜਾਂਦਾ ਹੈ 
ਤੇ ਝਗੜੇ ਦੀ ਚੱਕੀ ਝੋ ਦਿੰਦਾ ਹੈ । ਇਸ ਸਾਤੇ ਵਰਤਾਰੇ ਵਿਚ 
ਕੋਈ ਕੁ ਵਿਰਲਾਂ ਹੀ ਹੈ ਜੌ ਸਰਵਣ ਕ੍ਰਮਰ ਵਾਂਗ 
ਆਗਿਆਕਾਰੀ ਬਣੇ । 
ਤੀਸਰੀ ਪਉੜੀ ਵਿਚ _ਵੀ ਇਸ ਵਰਤਾਰੇ ਦੀ 
ਵਿਆਖਿਆ ਕੀਤੀ ਹੈ ਕਿ ਕਿਵੇ ਪੁੱਤ ਮਾਪਿਆਂ ਦੇ ਸਾਰੇ 
` ਉਪਕਾਰ ਭੁਲਾ ਦਿੰਦਾ ਹੈ। ਮਾਂ ਪਿਓ ਨੂੰ ਛੱਡਣਾ ਵਡੇ 
ਹਤਿਆਰੇ ਹੌਣਾ ਵੀ ਕਿਹਾ ਹੈ । 


ਅੱਜ ਵੀ ਅਸੀ' ਵੇਖਦੇ ਹਾਂ ਕਿ ਸਭ ਅਕਲਾਂ9 


ਪੜ੍ਹਾਈਆਂ, ਚੱਜ ਆਚਾਰ ਹੋਦਿਆਂ ਸੰਦਿਆਂ ਮਾਪਿਆਂ ਪ੍ਰਤੀ 
ਸਤੌ ਹੀ ਅਣਗਹਿਲੀ ਹੋ ਜਾਂਦੀ ਹੈ । ਵਿਅਕਤੀ ਬਾਹਰੀ 
ਦੁਨੀਆ ਵਿਚ ਧਰਮ ਕਰਮ ਰਰਦਾ ਹੈ ਅਤੇ ਜੱਸ ਵੀ ਖਟਦਾ 
ਹੈ ਪਰ ਘਰ ਦੇ ਠਾਕਰ ਦੀ ਸਾਰ ਨਹੀ ਲੰ'ਦਾ । ਇਸ 
ਪਰਬਾਇ ਭਾਈ ਗੁਰਦਾਸ ਅੰਤ ਚੌਥੀ ਪਉੜੀ ਵਿਚ ਨਿਰਣਾ 
ਦਿੰਦੇ ਹਨ। ਕਿ ਮਾਪਿਆਂ ਦੀ ਅਵ੍ਰੰ ਲਣਾ ਕਰਕੇ ਧਰਮ ਕਰਮ 
ਬੋਅਰਥ ਹਨ । 

ਮਾਂ ਪਿਓ ਨੂੰ ਤਿਆਗ ਕੇ ਜੇ ਵੇਦ ਸ੍ਣਦਾ ਹੈ ਉਹ 
ਵੇਦ ਦੀ ਕਥਾ ਕਹਾਣੀ ਨਹੀ” ਜਾਣ ਸਕਦਾ । ਜਿਹੜਾ ਮਾਂ 
ਪਿਓ ਨੂੰ ਤਿਆਗ ਕੇ ਤਪੁ ਕਰਦਾ ਹੈ ਉਹ ਜੰਗਲ ਬੀਆਬਾਨਾਂ 
ਵਿਚ ਭੁਲਾ ਫਿਰਦਾ ਹੈ । ਮਾਂ ਪਿਓ ਦਾ ਅਹਵੇਲਣਾ ਕਰਕੇ 

ਪੂਜਾ ਕਰਦਾ ਹੈ ਤਾਂ ਉਹਦੀ ਪ੍ਰਜਾ ਦੇਵੀ ਦੇਵਤੇ ਪ੍ਰਵਾਨ ਨਹੀ” 

ਕਰਦੇ । ਅਠਾਹਰਾਂ ਤੀਰਥਾਂ ਤੇ ਵੀ ਇਸ਼ਨਾਨ ਕਰੇ ਪਰ ਜੋ 
ਮਾਪਿਆਂ ਨੂੰ ਨਜ਼ਰ ਅੰਦਾਜ਼ ਕਰਦਾ ਹੈ ਤਾਂ ਉਹ ਘੁਮਣਘੇਰੀ 
ਵਿਚ ਫਸਿਆ ਹੋਇਆ ਹੈ । ਜੇ ਉਹ ਵਰਤ ਰਖਦਾ ਹੈ ਪਰ 
ਮਾਪਿਆਂ ਦਾ ਆਗਿਅਕਾਰ ਨਹੀ' ਤਾਂ ਉਹ ਮਰਨ ਮਮਣ ਦੇ 
ਗੋੜ ਅਤੇ ਭਰਮਾਂ ਵਿਚ ਭੁਲਾ ਰਹਿੰਦਾਂ ਹੈ। ਬਹੁਤ ਵੱਡਾ 
ਦਾਨੀ ਹੋਵੇ ਪਰ ਜੋ ਉਹ ਮਾਪਿਆਂ ਨੂੰ ਵਿਸਾਰਦਾ ਹੈ ਤਾਂ ਉਹ 
ਬੋਈਮਾਨ ਵੀ ਹੈ ਅਤੇ ਅਗਿਆਨੀ ਪੁਰਸ਼ ਵੀ । ਅਜਿਹੇ 


94830 


918096%6 


ਵਿਅਕਤੀ ਦੀ ਗੁਤੂ ਅਤੇ ਪਰਮੋਸਰ ਦੀ ਸਾਰ ਨਹੀ ਜਾਣੀ 
ਜਾਂ ਗੁਰੂ ਪਰਮੋਸਰ ਅਜਿਹੇ ਵਿਅਕਤੀ ਦੀ ਸਾਰ ਨਹੀਂ 
ਲੰਦੇ । 
ਮਾਂ ਪਿਉ ਪਰਹਰਿ ਸੁਣੈ ਵੇਦੁ ਨ ਜਾਣੈ ਕਥਾ ਕਹਾਣੀ । 
ਮਾਂ ਪਿਉ ਪਰਹਰਿ ਕਰੈ ਤਪੁ ਵਣਖੰਡਿ ਭੁਲਾ ਫਿਰੇ ਬਿਬਾਣੀ । 
ਮਾਂ ਪਿਉ ਪਰਹਰਿ ਕਰੌ ਪੂਜ ਦੇਵੀ ਦੇਵ ਨ ਸੋਵ ਕਮਾਣੀ । 
ਮਾਂ ਪਿਉ ਪਰਹਰਿ ਨਾਵਣਾ ਅਠਸਠਿ ਤੀਰਥ ਪੌੰਮਣਵਾਣੀ । 
ਮਾਂ ਪਿਉ ਪਰਹਰਿ ਵ” ਕਰਿ ਮਰਿ ਮਰਿ ਜੰਮੈ ਭਰਮ ਭੁਲਾਣੀ । 
ਮਾਂ ਪਿਉ ਪਰਹਰਿ ਕਰ ਦਾਨ ਬੋਈਮਾਨ ਅਗਿਆਨ ਪਰਾਣੀ । 
ਗੁਰੂ ਪਰਮੇਸਰ ਸਾਰ ਨ ਜਾਣੀ ॥ ੧੩ ॥ ਰ੍ 

ਪਰਸਿਧ ਪੰਜਾਬੀ ਕਵੀ ਸੁਰਗਵਾਸੀ ਬਾਵਾ ਬਲਵੰਤ 
ਦੀ ਇਕ ਕਵਿਤਾ ਹੈ ਸਦਰ ਦਰਵਾਜ਼ਾ । ਸਦਰ ਦਰਵਾਜ਼ਾ 


ਪ੍ਰਤੀਕ ਹੈ ਜੀਵਨ ਮੌਤ ਦੀ ਸੀਮਾ ਦਾ। ਇਸ ਦਰਵਾਜ਼ੇ 


ਵਿਚੀ` ਵਡੇ ਵਡੇ ਰਿਸ਼ੀ, ਵੇਦਾਂ ਦੇ ਰਚਨਹਾਰੇ, ਵਡੋਂ ਵਡੇ 
ਸੂਰਮੇ, ਸ਼ੰਹਨਸ਼ਾਹ ਸਮੇਤ ਜੌ ਵੀ ਲੌਕ ਲੰਘ ਕੇ ਗਏ ਉਹ 
ਵਾਪਜ ਨਹੀ ਆਏ । ਬਾਵਾਂ ਬਲਵੇਤ ਕਹਿੰਦੇ ਹਨ ਕਿ ਜਾਣ 
ਵਾਲੋ ਕੋਈ ਸੁਨੇਹਾ ਨਹੀ' ਭੋਜਦੇ ਕਿ ਕਿਥੋ ਗਏ ਹਨ । 
ਏਡਾ ਇਹ ਅਹਿਮ ਦਰਵਾਜ਼ਾ ਹੈ--ਪਰ ਜਿਹੜੇ ਵਾਪਸ 
ਆਉ ਦੇ ਹਨ ਉਹ ਹੋਰ ਕੌਈ ਗਲ ਨਹੀ” ਕਹਿੰਦੇ ਉਹ 
ਕੇਵਲ ਮਾਂ ਮਾਂ ਕਰਦੇ ਹੀ ਆਉਦੇ ਹਨ ਆਉਣ ਵਾਲਿਆਂ 
ਦਾ ਕੇਵਲ ਮਾਂ ਹੀ ਸਹਾਰਾ ਹੈ । 

ਘਰ ਵਿਚ ਵਸਦੇ ਰੱਥ ਮਾਨਤਾ ਅਤੇ ਮਹਾਨਤਾ ਬਾਰੇ 
ਬਹੁਤ ਕੁਝ ਲਿਖਿਆ ਹੈ ਅਤੇ ਬਹੁਤ ਕੁਝ ਲਿਖਿਆ ਜਾਂ 
ਸਕਦਾ ਹੈ । ਮਾਂ ਨੂੰ ਖ੍ਰਸ਼ ਕਰਕੇ ਰਬ ਪ੍ਰਾਪਤ ਕੀਤ੍ਰਾ-ਜਾ 
ਸਕਦਾ ਹੈ । ਇਸ ਦੀ ਅਣਗਹਿਲੀ ਕਰਕੇ ਹੋਰ ਥਾਂ ਸ਼ੁਖ 
ਭਾਲਣਾ ਫਜੂਲ ਟੈ । ` 


48 40 ਪੰ 0 0 _ 
£8॥011100110॥ ॥/01੧5 ਇਏਗੂਹ, 
੮70]2. : $. 0011੬ 5101੧ 
50੬੦61311515 111 “।। 60195 ੦1 4&0੧੦ ੧ਿ€0311110. 
5੩੪੪ 0115, ੪।1੬।5, 2੧੦੧੦ ੦0515. 34813, 
81115, 18੧੩ ੧੧ ”13੧੬ ੧੬ ੧੧095 ੪ 
/3੧। 1365 
੧੬81 ੦1 10198 581€181015 8110 
01੬51 3€118181015 
੧੯।0%16 ੩824੧. ਹ0801000. 

੮੦੧੬ 0੦. 46894 


ਵਰਿਆ.! ਜੁਲਾਈ ੧੯੮੬ ਰ੍ ੧੧ 


5॥ 58000 2800 5000 ਹ। €08 _ 


43604%60636863686063606308086 


02202 24200 00 0040 40742... 


ਰ 
ਰ 


ਕਹਾਣੀ 


ਔੜਕ ਸੱਚ ਰਹੇ 
--ਜਸਵੇਤ ਸਿੰਘ ਰਾਹੀ - 


ਕਈ ਚੰਗੇ ਲਫਜ਼ ਹੁੰਦੇ ਹਨ ਜਿਨ੍ਹਾਂ ਦਾ ਮਤਲਬ ਮੰਦਾ 
ਹੈਦਾ ਹੈ । ਕਈ ਲਫਜ਼ ਮੰਦੇ ਹੈਦੇ ਹਨ ਜਿਨ੍ਹਾਂ ਦਾ ਮਤਲਬ 
ਚੰਗਾ ਹੁੰਦਾ ਹੈ ! 

ਜਿਸ ਤਰਾਂ ਕੋਈ ਕਿਸੇ ਨੂੰ ਇਹ ਆਖੋ ਕਿ ਮੈਨੂੰ ਉਹ 
ਫੁੱਲ ਲਿਆ ਕੇ ਦਿਉ ਜਿਹੜੇ ਕਦੇ ਨਾ ਕਮਲਾਉਣ । ਇਹ 
ਗਲ ਸੁਨਣ ਵਾਲਾ ਵਿਅਕਤੀ ਫ਼ਲ 'ਮੰਗਣ ਵਾਲੇ ਨੂੰ ਬਨਾ- 
ਉਟੀ ਫੁੱਲ ਲਿਆ ਕੇ_ਦਏਗਾ ! ਕਿਉਕਿ ਅਸਲੀ ਫੁੱਲ ਤਾਂ 
ਕਮਲਾ ਜਾਂਦੇ ਹੁਨ । ਕਮਲਾ ਜਾਣ ਵਾਲੋਂ ਫੁੱਲਾਂ ਵਿਚ ਮਹਿਕ 
ਹੁੰਦੀ ਹੈ । 

ਪਰ ਜਿਥੇ ਵੀ ਸੌਭਾ, ਪਾਉਣ ਦਾ ਜਾਂ-ਪ੍ਰ੍ਜਾ ਦਾ 
ਅਵਸਰ ਹੁੰਦਾ ਹੈ ਉਥੋਂ ਮਹਿਕ ਵਾਲੋ ਫੁੱਲ ਅਤੇ ਹਾਰ ਹੀ 
ਜ਼ਿੰਦਗੀ ਲਈ ਫਰਜ਼ ਪੂਰਾ ਕਰਦੇ ਹਨ । ਕਮਲਾਉਣ ਵਾਲ 
` ਫੁੱਲ ਹੀ ਅਮਕ ਹਨ ਉਹਨਾਂ ਦੀ ਮਹਿਕ ਸਦੀਵੀ ਹੈ । ਉਹਨਾਂ 
ਦੀ ਇਕ ਅਣਮਿਥ ਕਤਾਰ ਹੁੰਦੀ ਹੈ। ਇਕ ਫਰਜ਼ ਨਿਭਾ 
ਦਿੰਦਾ ਹੈ ਦੂਜਾ ਉਸ ਦੀ ਥਾਂ ਹਾਜ਼ਰ ਹੁੰਦਾ ਹੁੰਦਾ ਹੈ । ਇਹ 
ਫੁਲ ਅਮਰ ਹਨ ਅਤੇ ਸਦੀਵੀ । 

ਇਸ ਤਰ੍ਹਾਂ ਅਸੀ ਜ਼ਬਾਨ ਵਿਚ ਦ੍ਰਜੀਆਂ ਜ਼ਬਾਨਾਂ ਦੇ 


ਲਫਜ਼ ਬੋਲੇ ਹਾਂ। ਜਿਸ ਨਾਲ ਸਾਡੀ ਵਿਦਵਤਾ ਦੀ . 


ਨਮੈਸ਼ ਹੁੰਦੀ ਹੈ। ਸੁਨਣ ਵਾਲ ਸਾਨੂੰ ਸਿਆਣਾ ਸਮਝਦੇ 
ਹਨ । ਇਹੋ ਜਿਹੀ ਜ਼ਬਾਨ ਵਿਚ ਮਹਿਕ ਨਹੀ' ਹੁੰਦੀ । 
ਸਜਾਵਟ ਹੁੰਦੀ ਹੈ । 
ਜਚ' ਅਜੈ ਆਪਣਿਆ ਬਚਿਆਂ ਨਾਲ ਘਰ ਵਿਚ 
ਪਿਆਰ ਸਨੇਹ ਜਾਂ ਬੀਬੀਆਂ ਗੱਲਾਂ ਕਰਦੇ ਹਾਂ ਉਹ ਸਾਡੀ 
ਮਿੱਟੀ ਦੀ, ਮਾਂ ਦੇ ਦੁਧ ਨਾਲ ਲੋਰੀਆਂ ਰਾਹੀ` ਸਿੱਖੀ ਹੋਟੀ 
ਜ਼ਬਾਨ ਹੁਦੀ ਹੈ । ਪ੍ਰਵਾਰਕ ਝਗੜੋ ਜਾਂ ਸ਼ੁਲਾਹ ਵਿਚ ਭੇਤ 
ਦੱਸਣ ਢੱਕਣ ਵਿਚ ਰਿਸਤੇ ਕਰਨ ਛੱਡਣ ਵਿਚ ਦਿਲ ਦੀ 
ਦਿਲ ਨਾਲ ਗੱਲ ਕਰਨ ਲਈ ਇਹੋ ਜ਼ਬਾਨ ਸਾਡੀ ਰਹਿਨ- 
ਮਾਈ ਕਰਦੀ ਹੈ । 
ਆਉ ਮੈ' ਤਹਾਨੂੰ ਮਾਂ ਤਾਂ ਸਿਖੀ ਹੋਈ ਜ਼ਬਾਨ ਬਾਰੇ 
ਇਕ ਪੰਜੀ ਸੌ ਸਾਲ ਪੁਰਾਣੀ ਕਥਾ ਸੁਣਾਵਾਂ । ਇਹ ਕਹਾਣੀ 
ਅਜ ਤਕ ਸੱਚੀ ਮੰਨੀ ਗਈ ਹੈ । ਅਤੇ ਇਹ ਐਸੀ ਮੁਢਲੀ 
ਕਥਾ ਹੈ ਜਿਸ ਤਰ੍ਹਾਂ ਰੁਖ ਦੀ ਜੜ. ਪਹਾੜ _ਢਰਿਆ ਚੰਨ 
ਸੂਰਜ ਤਾਰੇ ਅਸਮਾਨ ਤੋ ਧਰਤੀ ! 
ਭਾਰਤ ਵਰਸ਼ ਦੇ ਇਕ ਹਿਸੇ ਵਿਚ ਰਾਜਾ ਭੌਜ ਰਾਜ 
੧੨ 
5॥ 58000 3801 5॥00। । 0੧ 


ਕਰਦਾ ਸੀ । ਉਹ ਕਲਾ ਅਤੇ ਕਲਾਕਾਰਾਂ ਦਾ ਬਹੁੱਤ ਮਾਂਣੈ 
ਕਰਦਾ ਸੀ । ਵਿਦਵਾਨਾਂ ਨੂੰ ਉਹਨਾ` ਦਾ ਮੰਨ ਚਾਹਿਆ 
ਅਸਥਾਨ ਅਤੇ ਉਚਤਾ ਦਿੰਦਾ ਸੀ । ਉਸ ਕੌਲ ਵਿਦਵ'ਨਾਂ 
ਅਤੇ ਕਲਾਕਾਰਾਂ ਦੀ ਇਕ ਚੌਖੀ ਗਿਣਤੀ ਰਹਿੰਦੀ ਸੀ । 

ਉਸਦਾ ਸਰੀਰ ਹਰ ਪੱਖ ਤੋ ਸੌਹਣਾ ਸੀ । ਚਮਕਦਾ 
ਮੱਥਾ, ਨਿਮਰਤਾ ਭਰਿਆ ਸ਼ੋਰ ਜਿਹਾ ਚਿਹਰਾ । ਗਲ ਪਏ 
ਸਹੇ ਗੁਲਾਬੀ ਮਹਿਕਦੇ ਸੁਚੇ. ਫੁੱਲਾਂ ਦੇ ਹਾਰ ਨਾਲ ਮੋਲ 
ਖਾਂਦੀ ਬੁੱਲਾਂ ਦੀ ਮੁਸਕੜੀ । ਜਦ ਉਹ ਆਪਣੇ ਦਰਬਾਰ 
ਵਿਚ ਅਕੀਦਿਆਂ ਭਰੀ ਮਟਕਦੀ ਤੌਰ ਨਾਲ ਆਉਦਾ ਤਾਂ 
ਚਾਰ ਚੌਫੇਰੇ ਬੈਠੇ ਅਹਿਲਕਾਰ ਅਤੇ ਦਰਬਾਰੀ ਖੁਸ਼ੀ ਮਹਿਸ੍ਹਸ 
ਕਰਦੇ ਉਸ ਦੇ ਲਫਜ਼ਾ ਨੂੰ ਸੁਨਣ ਲਈ ਚੇਤੰਨ ਹੋਂ 
ਜਾਂਦੇ ! 

ਰਾਜਾ ਭੋਜ ਤਖਤ ਉਤੇ ਬੈਠ ਕੇ ਸੱਜੀ ਬਾਂਹ ਦੇ 
ਹੁਲਾਰੇ ਨਾਲ ਜਿਹੜੇ ਫਰਮਾਨ ਹਵਾ ਵਿਚ _ਖਲਾਰਦਾ ਉਹ 
ਅਹਿਲਕਾਰਾਂ ਦਰਤਾਰੀਆਂ ਤੇ ਉਹਦੀ ਰਈਅਤ ਲਈ ਸ਼ੁਭ 
ਹੁੰਦੇ, ਸੁਖਦਾਇਕ ਹੁੰਦੇ । ਰ੍ 

ਰਾਜੇ ਭੋਜ ਨੇ ਕਲਾਕਾਰਾਂ ਅਤੇ ਵਿਦਵਾਨਾਂ ਦੀ ਸਾਧਨਾ ` 
ਅਤੇ ਤਪਸਿਆ ਦੀ ਕੀਰਤੀ ਕਰਾਮਾਤ ਸੁਨਣ ਪਰਖਣ 
ਮਾਨਣ ਲਈ ਇਕ ਵੱਖਰਾ ਵਿਦਵਾਨ ਹਾਲ ਬਣਾਇਆ 
ਹੋਇਆ ਸੀ । ਜਿਹੜਾ ਧਰਤੀ ਨਾਲੋ ਇਕ ਮੰਜ਼ਲ ਉਚਾ 
ਸੀ। ਉਸ ਸੰਗਮਰਮੀ ਹਾਲ ਵਿਚ ਪਰਵੇਸ਼ ਕਰਨ ਲਈ 
ਸੋਗਮਰਮੀ ਪਉੜੀਆਂ ਸਨ । ਹਾਲ ਦੇ ਬਾਹਰ ਧਰਤੀ ਉਤੇ 
ਚਾਰ ਚੁਫੇਰੇ ਵੱਨੋ-ਵੱਨ ਫੁੱਲਾਂ ਫੱਲਾਂ ਦੇ ਬਾਗ ਸਨ । ਮਖਮਲੀ 
ਘਾਹ ਸੀ। ਵਲ ਖਾਦੀਆਂ ਸਹੁਪਣ ਵੰਡਦੀਆਂ ਕ੍ਰਲੀਆਂ ਤੇ 
ਰੋਸ਼ਰੀ ਮਲਾਇਮ ਵੇਲਾਂ ਸਨ । 

ਰਾਜੇ ਭੋਜ ਕੋਲ ਵਿਦਵਾਨਾਂ ਦਾ ਵਿਦਵਾਨ, ਕਲਾ= 
ਕਾਰਾਂ ਦਾ ਕਲਾਕਾਰ, ਸਾਹਿਤਕਾਰਾਂ ਦਾ ਸਾਹਿਤਕਾਰ, ਮਹਾਂ 
ਚਿੰਤਨ ਦਾ ਵਾਰਸ ਮਹਾਂ ਕਵੀ ਅਤੇ ਨਾਟਕਾਰ ਪੰਡਤ ਕਾਲੀ 
ਦਾਸ ਜੀ ਦਰਬਾਰ ਦੀ ਸਭ ਤੌ ਉਚੀ ਗੱਦੀ ਉਤੇ ਬਰਾਜਦੇ 
ਸਨ । ਰਾਜੇ ਭੌਜ ਦੀ ਕੌਮਲ ਕਲਾਵਾਂ ਬਾਰੇ ਅਤੇ ਅਮਰ 
ਸਾਹਿਤ ਦੇ ਕਦਰਦਾਨ ਬਨਣ ਵਿਚ ਕਾਲੀ ਦਾਸ ਜੀ ਦਾ 
ਬੜਾ ਉਦਮ ਸੀ । ਸਮੇ ਸਮੋ ਦੂਜਿਆਂ ਰਾਜਾਂ ਦੇ ਵਿਦਵਾਨ 
ਕਲਾਕਾਰ ਖੋਜੀ ਸਾਹਿਤਕਾਰ ਆਉਦੇ ਰਹਿੰਦੇ ਅਤੇ ਹਾਲ 
ਵਿਚ ਔਮਿਿਤ ਵਰਸ਼ਾ ਹੁੰਦੀ ਰਹਿੰਦੀ । ਅੰਬਰ ਵੱਲ ਉਡ'ਰੀਆਂ 
ਅਤੇ ਪਤਾਲ ਦੀ ਜਾਣਕਾਰੀ ਹੁੰਦੀ ਰਹਿੰਦੀ । ਪੰਡਤ ਕਾਲੀ 
ਦਾਸ ਜੀ ਅਮਰ ਕਵੀ ਸਨ_ਅਤੇਂ ਅਮਰ ਕਵੀ ਧਰਤੀ ਦੀ 
ਉਮਰ ਤਕ ਰਹਿਣਗੇ । 

ਇਕ ਦਿਨ ਰਾਜੇ ਭੌਜ ਦਾ ਦਰਬਾਰ ਦੁਪਹਿਰ ਦੌ 
ਸੂਰਜ ਵਾਂਗ ਭਖਿਆ ਹੋਇਆ ਸੀ । ਦਵਾਰ ਪਾਲ ਰਾਜੇ ਭਜ 


ਵਰਿਆਮ ਜੁਲਾਈ ੧੯੮੯ 


੧੧81101815॥006%0181.001 


ਸਦ 


ਦੇ ਸਾਹਮਣੇ ਆ ਕੇ ਝੁਕਿਆ ਤੋਂ ਪ੍ਰਣਾਮ ਕੀਤੀ । ਰਾਜੋ ਭੋਜ 


ਨੈ ਪਲਕਾਂ ਚੁਕੀਆਂ ਤੇ ਮੱਥੋ ਦੀਆਂ _ਤੀਉੜੀਆਂ ਰਾਹੀ” 
ਪੁਛਿਆ ਕੀ ਹਾਲ ਹੈ ? ਦਵਾਰ ਪਾਲ ਨੇ ਨੀਵੀ" ਨਜ਼ਰੇ ਅਰਜ਼ 
ਕੀਤੀ...ਮਹਾਰਾਜੇ ਭੁੌਜ ਦਾ ਤੇਜ ਤੱਪ ਦੂਣਾ ਹੋਵੇ, ਬਾਹਰ 
ਇਕ ਵਿਦਵਾਨ ਪੰਡਤ ਦਰਸ਼ਨ ਕਰਨ ਦਾ _ਅਭਿਲਾਸ਼ੀ ਹੈ, 
ਆਰਿਆ ਹੋਂਵੇ ਤਾਂ ਮਹਾਰਾਜ ਦੇ ਦਰਬਾਰ `ਵਿਚ ਹਾਜ਼ਰ 
ਕਾਰਾਂ । 

--“ਆਗਿਆ ਹੈ ।...ਰਾਜੋ ਡੌਜ ਨੇ ਉਤਰ ਦਿਤਾ ਅਤੇ 
ਆਪਣੇ ਦਰਬਾਰੀ ਵੱਲ ਖੁਸ਼ੀ ਦੇ ਭਾਵ ਨਾਲ ਨਜ਼ਰ ਪਾਇ । 
ਸਾਰੇ ਅਹਿਲਕਾਰ ਤੇ ਦਰਬਾਰੀ ਮਹਾਂ ਪੰਡਤ ਕਾਲ) ਦਾਸ 
ਸਣੇ ਆਉਣ ਵਾਲੇ ਵਿਦਵਾਨ ਨੂੰ ਦੇਖਣ ਲਈ _ਉਤਸਕ 
ਹੋ ਗਏ । 

ਦਵਾਰਪਾਲ ਦੇ ਨਾਲ ਆਏ ਪੰਡਤ ਨੇ ਬੜੋ ਗੌਰਵ 
ੜੇ ਚੇਤਨਾ ਦੀ ਚਤਰਾਈ ਨਾਲ ਝੁਕ ਕੇ ਪ੍ਰਣਾਮ ਕੀਤੀ । 
ਵਡਿਆਈ ਦੀ ਖਲੱਣੀ ਖਛੇ ਗਿਆ । 

ਰਾਜੇਂ ਭੌਜ ਨੇ ਉਸ ਨੂੰ ਸਿਰ ਤੱ” ਪਰਾਂ ਤਕ ਦੇਖਿਆ । 
ਸਾਰੇ ਸੱਜੇ ਹੋਏ ਦਰਬਾਰ ਦ) ਦਿਲਚਸਪੀ _ਦੂਣੀ ਚੌਣ) 
ਹੋਂ ਗਈ । 

---ਤੇਸੀ" ਕੌਣ ਹੋ ਤੇ ਕੀ ਚਾਹੁੰਦੇ ਰੋ £...ਰਾਜੇ ਭੋਜ 
ਨੇ ਰਾਜ-ਹੱਠ ਦੀ ਜੁਰਅਤ ਨਾਲ਼ ਪਛਿਆ । 

---ਮੈ" ਇਕ ਮਹਾਂ ਵਿਦਵਾਨ ਪੰਡਤ ਹਾਂ । ਤੁਹਾਡੀ 
ਸੰਭਾ ਸੁਣ ਕੇ ਦੂਰ ਦੋ ਪੈੱਡੇ ਤਹਿ ਕਰਕੇ ਪਹੁੰਚਿਆ ਹਾਂ । 
ਮੈਰੀ ਵਿਦਿਆ ਦੀ ਪੁਰਖ ਕੀਤੀ ਜਾਏ । 

ਉਸਦੇ ਇਸ ਤਰਾਂ ਰਾਜੇ ਭੋਜ ਨੂੰ ਕਹਿਣ ਨਾਲ ਸਾਰਾ 
ਦਰਬਾਰ ਇਕ ਦੂਜ ਨਾਲ ਅੱਖੀਆਂ ਮੋਲ ਕੌ ਸਵਾਲੀਆ 
ਭਾਵ ਵਿਚ ਸਿੱਧਾ ਹੋ ਕੇ ਬੈਠ ਗਿਆ । ਰਾਜੇ ਭੋਜ ਨ ਮੁਸਕਰਾ 
ਕੇ ਆਖਿਆ...... “ਮਹਾਂ ਪੰਡਤ ਵਿਦਵਾਨ ਦਸੋ ਕਿ 
ਉਹ ਆਪਣੇ ਹੁਨਰ ਦੀ ਪਰਦਰਸ਼ਨੀ ਕਿਸ ਤਰ੍ਹਾਂ ਲਾਉਣੀ 
ਚਾਹੁੰਦਾ ਹੈ ”...ਮੋਰੀ ਸ਼ਰਤ ਹੈ ਮਹਾਰਾਜ £...ਵਿਦਵਾਨ ਨੇ 
ਸੱਜਾ ਹੱਥ ਜ਼ਰਾ ਉਚਾ ਕਰਕੇ ਆਖਿਆ । 

““...ਮੰਨੀ ਜਾਏਗੀ ਚਿੰਤ=ਮੁਕਤ ਹੋ ਕੌ ਦਸੋ ।” 

“6...ਮਹਾਰਾਜ ।” ਮਹਾਂ ਵਿਦਵਾਨ ਪੰਡਤ ਨੇ ਕਹਿਣਾ 
ਆਰੋਭ ਕੀਤਾ...ਮੈ" ਤੀਹਾਂ ਬੋਲੀਆਂ ਵਿਚ ਗੰਲਾਂ ਕਰਾਂਗਾ । 


ਤੁਹਾਡਾ ਕੋਈ ਵਿਦਵਾਨ, ਸਾਹਿਤਕਾਰ ` ਇਤਿਹਾਸਕਾਰ 


ਭਾਸ਼ਾ ਦਾ ਅਚਾਰੀਆ ਜੋਕਰ ਇਹ ਦਸ ਦੇਵੇ ਕਿ ਮੋਰ) ਜ਼ਬਾਨ 
ਦੀ ਬੋਲੀ ਕਿਹੜੀ ਹੈ ਤਾਂ ਮਹਾਰਾਜ ਮੋ” ਉਸਨੂੰ ਇਕ ਸੌ ਮੋਹਰ 


` ਦਿਆਂਗਾ । ਜੋ ਉਹ ਨਾ ਦੱਜ ਸਕੋ ਤਾਂ ਉਸ ਤੋਂ ਸੌ ਮੋਹਰ 
> ਲਤੁਂਗ਼ਾ । 


ਸਾਰੇ ਦਰਥਾਰੂ ਵਿਚ ਹੈਰਾਨੀ ਭਰੀ ਖੁਸੀ ਖ਼ਿਲਰ ਗੋਈ । 


ਇਹੋ ਜਿਹਾ ਅਨੋਖਾ ਤੇ ਦਿਲਚਸਪ ਆਦਮੀ ਬੜੇ ਚਿਰ ਬਾਦ 
ਰਾਜੇ ਭੋਜ ਦੇ ਦਰਬਾਰ ਵਿਚ ਆਇਆ ਸੀ । ਆਪੋ ਵਿਚ 
ਇਕ ਦੂਜੇ ਦੇ ਹੌਲੀ ਹੌਲੀ ਭੇਤ-ਭਰੇ ਬਲ ਹਿਲਣ ਲਗੋ । 
ਸਿਰਾਂ ਦੇ ਇਸ਼ਾਰੇ ਹੋਣ ਲੱਗੇ । 

ਰਾਜਾ ਭੋਜ ਨੇ ਦਰਬਾਰ ਵਿਚ ਸਾਰਿਆਂ ਵੱਲ ਦੇਖਿਆ 
ਅਤੇਂ ਸੱਜੀ ਬਾਂਹ ਚੁਕ ਕੇ ਬੁਲੁ `-ਵਿਦਵਾਨ ਸਾਨੂੰ ਤੋਰੀ 
ਸ਼ਰਤ ਮਨਜੂਰ ਹੈ ।--ਫਿਰ ਵੱਡੇ _ਵਜ਼ੀੜ ਨੂੰ ਹੁਕਮ ਕੀਤਾ 
`ਮਹਾਂ ਮੰਤਰੀ ਕਲ ਪਿਛਬੇ ਪਹਿਰ ਵਿਦਵਾਨ-ਹਾਲ ਵਿਚ 
ਇਸ ਵਿਦਵਾਨ ਦੀ ਸ਼ਰਤ ਦਾ ਸਾਹਮਣਾ ਕੀਤਾ ਜਾਏਗਾ । 
ਆਪਣੇ ਅਚਾਰੀਆ ਵਿਦਵਾਨ ਕਲਾਕਾਰ ਸਾਹਿਤਕਾਰ ਭਾਸ਼ਾ 
ਵਿਗਿਆਨ ਸੱਦ ਲਏ ਜਾਣ ।... --ਜੌਰਾਂ ਠਹਿਰ ਕੇ ਫਿਰ 
ਬੜੇ ਤਹੱਮਲ ਅਤੇ ਆਦਰ ਮਾਨ ਨਾਲ ਆਖਿਆ --ਮਹਾਂਕਵੀ 
ਪੰਡਤ ਕਾਲੀ ਦਾਸ ਜੀ ਤੁਸੀ ਸਾਰੀਆਂ ਲਿਖਣ ਕਲਾਂ ਵਿਚ 
ਸੰਪ੍ਰਣ ਹੋ । ਤਰਹਾਂ ਇਸ ਸਾਰੇ ਇੰਤਜ਼ਾਮ ਨੂੰ ਵੇਖਣਾ ਹੈ 
ਤਸੱਲੀ ਕਰਨ) ਹੈ` । _ਕੱਈ ਕਿਸੇ ਤਰਫ ਥੋੜ ਨਾ 
ਰਹਿ ਜਾਏ । ੪ 

ਮਹਾਂ ਮੰਤਰੀ ਅਤੇ ਮਹਾਂ ਕਵੀ ਪੰਡਤ ਕਾਲੀ ਦਾਸ ਨੇ 
ਸਿਰ ਨਿਵਾ ਕੇ ਹੰਗਾਰਾ ਭਰਿਆ ਰਾਜੋ ਭੋਜ ਨੇ ਸੰਘਾਸਣ ਤੱ“ 
ਉਠਣ ਲਗਿਆਂ ਇਕ ਹੋਰ ਸਾਹਿਜ ਭਾ ਨਾਲ ਹੁਕਮ ਕੀਤਾ 
--ਇਸ ਵਿਦਵਾਨ ਪੰਡਤ ਨੂੰ ਵਿਸਰਾਮ ਘਰ ਵਿਚ ਸ਼ਾਹੀ 
ਪਰਾਹੁਣਿਆਂ ਵਾਂਗ ਰਖਿਆ ਜਾਏ । ਇਹਨਾਂ ਨੂੰ ਹਰ ਕਿਸਮ 
ਦਾ ਆਰਾਮ ਪ੍ਰਾਪਤ ਹੋਵੇ । 

ਦਰਬਾਰ ਉਠ ਗਿਆ । ਹਰ ਇਕ ਵਿਅਕਤੀ ਭਲਕ 
ਦੀ ਤਾਂਘ ਅੱਖੀਆਂ ਵਿਚ ਲੰੰ ਕੇ ਆਪੇ ਆਪਣੇ ਗਰਿਹ ਨੂੰ 
ਤਰ ਪਿਆ । ਰਾਜਾ ਭੋਜ ਆਪਣੇ ਰਾਜ ਮਹੱਲ ਵਿਚ ਪੁਣ= 
ਰਾਣੀ ਦੀ ਸੌਲਾਂ ਸ਼ੋਗਾਰੀ ਕਮਰੇ ਵਿਚ ਜਾ ਬਰਾਜਿਆ । 

ਦੂਸਰੇ ਦਿਨ ਲੰਢੇ ਵੇਲੇ ਵਿਦਵਾਨ-ਹਾਲ ਸੂਰਜ ਚੰਨ 
ਤਾਰਿਆਂ ਦੀ ਸਾਂਝੀ ਲਿਸ਼ਕ ਦੀ ਤਰ੍ਹਾਂ ਸੈਗਾਰਿਆ ਗਿਆ ਸੀ। 
ਦਿਵਾਨ ਹਾਲ ਦਾ ਸੰਗਮਰਮਰ ਮੱਖਣ ਵਿਚ _ਮਖਮਲ ਧੌ ਕੇ 
ਸਾਫ ਕੀਤਾ ਗਿਆਂ ਸੀ । ਆਪਣੀ ਆਪਣੀ ਜਗਾਹ ਉਤੇ ਥਾਂ 
ਪਰ ਥਾਂ ਸਾਰੇ ਬੈਠ ਗਏ । ਚਨਣ ਨਾਲ ਬਣੇ ਇਕ ਲੰਮੇ 
ਤਖਤ ਪੱਸ਼ ਉਤੇ ਪੱਟ ਦੇ ਸਰਾਹਣਿਆਂ ਦੀ ਢੁ ਲਾਕੇ 
ਅਚਾਰੀਆ ਭਾਸ਼ਾ ਵਿਗਿਆਨੀ ਕਵੀ ਸਾਹਿਤਕਾਰ ਕਲਾਕਾਰ 
ਆਪਣੀ ਆਪਣੀ ਅਦਾ ਨਾਲ ਬ੍ੰਠ ਗਏ। __ 

ਬਾਹਰੋਂ ਆਇਆ ਵਿਦਵਾਨ ਪੰਡਤ, ਰਾਜੇ ਭੌਜ ਦੇ 
ਸੱਜੇ ਹੱਥ ਵੱਲ ਇਕ ਨਿੱਕੇ ਜਿਹੇ ਲਾਲ ਲਿਸ਼ਕਦੇ ਪੱਥਰ ਤੇ 
ਥੜੇ ਉਤੇ ਖਲ ਗਿਆ । 

ਰਾਜੇ ਭਜ ਨੇ ਸਾਰੇ ਵਿਦਵਾਨ-ਹਾਲ ਦਾ ਜਾਇਜ਼ਾ 
ਲਿਆ । ਤਖਤ ਪ੍ੱਸ ਦੇ ਵਿਚਕਾਰ ਮਹਾਂਕਵੀ ਪੰਡਤ ਕਾਲੀ 


ਵਰਿਆਮ ਜੁਲਾਈ ੧੮੮੬ 1੧3॥1081500੫/6018.601॥ ਤੂਂ 


5। 58000 1800 50002 81001 


[ 
[ 
| 
ਰ੍‌ 
ਰ੍‌ 
| 


ਦਾਸ ਵੱਲ ਵੇਖਿਆ ਅਤੇ ਆਗਿਆ ਦਿੱਤੀ... ...ਆਦਰਯੌਗ 
ਵਿਦਵਾਨ ਪੰਡਤ ਜੀ ਆਪਣੀਆਂ ਤੀਹਾਂ ਬੋਲੀਆਂ ਦੀ 
ਆਵਾਜ਼ ਸੁਣਾਓ । ਦਰਬਾਰੀ ਵਿਦਵਾਨ ਤੁਹਾਡੀ ਸ਼ਰਤ ਦੀ 
ਬੁਝਾਰਤ ਦੱਸੇਗਾ । 

ਦੂਜੇ ਰਾਜ ਵਿਚੋਂ ਆਏ ਪੰਡਤ ਨੇ ਲਾਲ ਥੜੇ ਤੱ 
ੜੀਹਾਂ ਬੋਲੀਆਂ ਵਿਚ ਥੌੜੀ ਥੌੜੀ ਤਕਰੀਰ ਕਰਕੇ ਦੱਸੀ । 
ਉਸ ਨੂੰ ਤੀਹਾਂ ਬੋਲੀਆਂ ਬੋਲਣ ਵਿਚ ਕਮਾਲ ਹਾਸਲ ਸੀ । 
ਸਾਰੇ ਦਰਬਾਰ ਵਿਚ ਸਨਾਟਾ ਛਾ ਗਿਆ । 

ਵਿਦਵਾਨ ਨੇ ਬੋਲੀਆਂ ਬੌਲ ਕੇ ਮੁਕਾਈਆਂ ਤੇ ਅਰਜ਼ 
1. . ਮਹਾਰਾਜ ਹੁਣ ਤੁਹਾਡਾ ਵਿਦਵਾਨ ਇਹ ਦੱਸੋ 
ਕਿ ਇਹਨਾਂ ਤੀਹਾਂ ਬੋਲੀਆਂ ਵਿਚ ਮੋਰੀ ਮਾਂ ਬੋਲ) ਕਿਹੜੀ 
ਹੈ ਤਥਾ ਮੋਰੀ ਜ਼ਬਾਨ ਦੀ ਬੋਲ) ਕਿਹੜੀ ਹੈ £ 

ਸੱਜ-ਧੱਜ ਵਾਲੇ ਤਖਤ ਪੌਸ਼ ਤੌ ਇਕ ਵਿਦਵਾਨ 
ਉਠਿਆ । ਰਾਜੇ ਭੌਜ ਨੂੰ ਨਿਮਸ਼ਕਾਰ ਕੀਤੀ ਅਤੇ ਤੀਹਾਂ 
ਬੋਲੀਆਂ ਵਿਚੋ ਆਪਣੀ ਸ੍ਰਝ ਅਨੁਸ਼ਾਰ ਇਕ ਬੋਲੀ ਦਾ ਨਾਂ 
ਲਿਆ । ਤੀਹ ਬੋਲੀਆਂ ਬੋਲਣ ਵਾਲ ਵਿਦਵਾਨ ਨੇ ਨਹੀਂ 
ਵਿਚ ਸਿਰ ਹਲਾ ਕਿ ਆਖਿਆ ਗਲਤ ਹੈ ਮੋਰੀ ਇਸ ਦੀ 
ਦੱਸੀ ਮਾਂ-ਬੋਲੀ ਨਹੀਂ” _ਹੈ । 

ਰਾਜੇ ਭੌਜ ਦਾ ਦਰਬਾਰੀ ਵਿਦਵਾਨ ਸੌ ਮੌਹਰਾਂ ਹਾਰ 
ਕੇ ਆਪਣੇ ਅਸਥਾਨ ਉਤੇ ਜਾ ਬੰਠਾ । ਦਰਬਾਰ ਵਿਚ ਖ੍ਰਸਰ- 
ਮੁਸਰ ਹੋਈ ਅਤੇ ਸਾਰਾ ਦਰਬਾਰ ਕਲ ਲਈ ਉੱਠ ਗਿਆ । 

ਦੂਜੇ ਦਿਨ ਵੀ ਰਾਜੇ ਭੌਜ ਦਾ ਦੂਜਾ ਵਿਦਵਾਨ ਹਾਰ 
ਗਿਆ । ਇਸ ਤਤ੍ਰਾਂ ਹੀ ਬਾਰਾਂ ਦਿਨ ਗੁਜ਼ਰ ਗਏ । ਰਾਜੇ 
ਭੌਜ ਦੇ ਅੱਗੜ ਪਿੱਛੜ ਵਿਦਵਾਨ ਹਾਰਦੇ ਚਲੋ ਗਏ । 
ਸਾਰੇ ਰਾਜ ਦੇ ਵਿਦਵਾਨਾਂ ਵਿਚ ਹਲਚਲ ਮੱਚੀ । ਆਪਣੀ 
ਆਪਣੀ ਅਕਲ ਅਤੇ ਸੂਝ ਸੁਭਾ ਦੀਆਂ ਗੱਲਾਂ ਹੋਣ ਲੱਗ 
ਪਈਆਂ । ਜਦ ਦਰਬਾਰ ਦੂਜੋ ਦਿਨ ਲਟੀ ਉਠਦਾ ਤਾਂ ਸਾਰੇ 
ਦਰਬਾਰੀ ਚੁੱਪ ਚੁੱਪ ਆਪਣੇ ਆਪਣੇ ਗਰਿਹਾਂ ਵੱਲ ਚਲੋ 
ਜਾਂਦੇ । ਕੋਈ ਰਾਜਸੀ ਜੰਗ ਤੋ ਹੈ ਨਹੀ ਸੀ ਕਿ ਫੌਜਾਂ ਤੋਂ 
ਨਵੇ” ਤੱ' ਨਵੇ' ਜੰਗੀ ਹਥਿਆਰ ਤਿਆਰ ਕਰ ਲਵੋ ਜਾਂਦੇ । 
ਹੱਲੋਂ ਮਾਰਨ ਅਤੇ ਹਮਲੇ ਦੀਆਂ ਸਕੀਮਾਂ ਬਣਾਈਆਂ ਜਾਂਦੀਆਂ 
ਇਹ ਤਾਂ ਸਾਰੇ ਕਰਤਵ ਕੁਦਰਤ ਨਾਲ ਅਤੇ ਉਜਾਗਰ ਸੋਚ 
ਨਾਲ ਵਾਸਤਾ ਰਖਦੇ ਸਨ। ਡ੍ਰੰਘੀ ਸੋਚ ਅਤੇ ਸ਼ਾਂਤ ਮੁਤਾਲਿਆ 
ਮੰਗਦੇ ਸਨ । ਇਹ ਤਾਂ ਸ਼ਾਂਤ ਵਾਤਾਵਰਨ ਵਿਚ ਜ਼ਿੰਦਗੀ ਦਾ 
ਕਾਇਨਾਤ ਦਾ ਅਮਨ ਸਤ੍ਰਨ ਦਾ ਅਦਾਰਾ ਸੀ । ਏਥੇ ਤਾਂ 
ਮੌਹ ਦੀਆਂ ਸ਼ਰਤਾਂ ਸਨ ਸਾਂਝ ਦੀਆਂ ਖੇਡਾਂ ਸਨ। ਉੱਚੀ 
ਪ੍ਰਵਾਜ਼ ਦਾ ਮੁਕਾਬਲ' ਸੀ । ਖ੍ਰਬਸੂਰਤ ਧਰਤੀ ਦੇ ਖੇੜੇ ਦੀਆਂ 
ਮਹਿਕਾਂ ਦੀ ਖ੍ਰਬੀ ਦੀਆਂ ਢੌੜਾਂ ਸਨ । ਹਰ ਕੋਈ ਹਿਰਦੇ ਦੀ 
ਸੰਪੂਤਨ ਸ਼ਾਂਤੀ ਨਾਲ ਚਰਚਾਂ ਦਾ ਰੰਗ ਮਾਣ ਰਿਹਾ ਸੀ । 


ਇਸ ਤਰ੍ਹਾਂ ਜਦ ਰਾਜੇ ਭੌਜ ਦੇ ਵਿਦਵਾਨ `ਬਾਰਵੀ” 
ਵਾਰ ਹਾਰ ਗਏ ਅਤੇ ਬਾਰਾਂ ਸੌ ਮੋਹਰਾਂ ਦੇ ਚੁਕੇ ਤਾਂ ਰਾਜੇ 


ਭੌਜ ਨੇ ਮਹਾਂ ਕਵੀ ਪੰਡਤ ਕਾਲੀ ਦਾਸ ਨੂੰ ਆਪਣੇ ਮਹੱਲ ` 


ਵਿਚ ਸਦਿਆ । ਮਹਾਂਕਵੀ ਮਹੱਲ ਵਿਚ ਪਹੁੰਚਿਆ ਅਤੇ 
ਪ੍ਰਨਾਮ ਕਰਕੇ ਰਾਜੇ ਦੇ ਇਸ਼ਾਰੇ ਉਤੇ ਉਸ ਦੇ ਲਾਗੇ 
ਬਹਿਗਿਆ। 

ਰਾਜੋ ਭੋਜ ਨੇ ਕੁਸ਼ਲਤਾ ਪੁੱਛਣ ਤੋਂ ਬਾਦ ਫਿਕਰਾਂ ਭਰੇ 
ਲਹਿਜੇ ਨਾਲ ਆਖਿਆ--ਮੋਰੇ ਰਾਜ ਦੇ ਮਹਾਂ ਕਵੀ ਸੂਰਜ 
ਵੱਤ ਚਾਨਣ ਦੇਣ ਵਾਲ ਵਿਦਵਾਨ ਹੁਣ ਅਸੀ” ਕੀ ਚਾਰਾ 
ਕਰੀਏ ? ਸਾਡਾ ਪਾਸਾ ਸ਼ਰਤਾਂ ਹਾਰਦਾ ਜਾਂ ਰਿਹਾ ਹੈ । 

ਮਹਾਂ ਕਵੀ ਪੰਡਤ ਕਾਲੀ ਦਾਸ ਨੇ ਬੜੇ ਠਰੰਮ ਨਾਲ 
ਉਤਰ ਦਿਤਾ...ਮਹਾਰਾਜ ਮੈ" ਬੌਲੀ ਅਤੇ ਜ਼ਬਾਨ ਦੀਆਂ 
ਜੜਾਂ ਤਕ ਪਹੁੰਚ ਕੇ ਇਕ ਜਵਾਂਬ ਲੱਭਾ ਹੈ । ਮੇਰਾ ਅੰਬਰ 
ਜੋਡਾ ਵਿਸ਼ਵਾਸ ਹੈ ਤੁਹਾਡੀ ਜਿੱਤ ਹੋਵੇਗੀ । ਰਾਜ ਭੌਜ ਦਾਂ 
ਰਾਜ ਸ਼ਰਤ ਜਿੱਤੇਗਾ ! 

ਰਾਜੇ ਭੌਜ ਨੇ ਬੜੀ ਕਾਹਲੀ ਨਾਲ ਪੁਛਿਆ...ਦਸੋਂ ! 
ਦਸੋ ! ਮਹਾਂ ਕਵੀ ਸ਼ੀਘਰ ਦਸੋ ਮੈਨੂੰ ਬੇਚੈਨ) ਨੇ ਘੇਰਿਆ 
ਹੋਇਆ ਹੈ । 

..ਮੌਰੀ ਇੱਕ ਤੁਹਾਡੇ ਅਗੇ ਅਰਜ਼ ਹੈ ! 

...ਹਰ ਹਾਲਤ ਵਿਚ ਮਨਜ਼ੂਰ ਹੋਏਗੀ । 

...ਕਲ ਦੇ ਦਰਬਾਰ ਵਿਚ ਮੈ” ਉਸ ਸ਼ਰਤ ਨੂੰ ਤੁਹਾਡੇ 
ਲਈ ਜਿਤਾਂਗਾ । 

...ਤ੍ਸੀਂ ਜਿਤੌਗੇ ! ਤੁਹਾਡੀ ਕਿਰਤ ਦੇ ਚੰਦਰਮਾਂ 
ਦਾ ਕੋਈ ਕਿੰਗਰਾਂ ਨਾ ਭੁਰ ਜਾਏ ? ਰਾਜੇ ਭੌਜ ਨੇ ਭੁਚੱਤਰੀ 
ਵਿਚ ਅਖਿਆ । 

.--ਮਹਾਰਾਜ ਕਲ ਤੇਰਵਾਂ ਵਿਦਵਾਨ ਸਾਡੇ ਦਰਬਾਰ 
ਦਾ ਵੀ ਹਾਰੇਗਾ । ਦਰਬਾਰ ਉਠਣ ਲਗੇ...! ਮਹਾਂ ਕਵੀ 
ਖਲੋ ਗਿਆ । 

...ਅੰਗੇ ਦਸੋ ! ਰਾਜੇ ਭੌਜ ਦੀਆਂ ਅੱਖਾਂ ਦੀ ਜੋਤ 
ਹੌਰ ਚਮਕ ਪਈ ਸੀ । 

...ਉੰਸ ਨੂੰ ਜਾਂ ਕਿਸੇ ਦਰਬਾਰੀ ਨੂੰ ਇਹ ਨਾ ਦਸਿਆ 
ਜਾਏ ਕਿ ਕਾਲੀ ਦਾਸ ਉਸ ਵਿਦਵਾਨ ਦੀ ਮਾਂ-ਬੋਲੀ 
ਬਾਰੇ ਦਸੋਗਾ । 

ਰਾਜਾ ਭੌਜ ਕੁਝ ਹੋਰ ਗੱਲਾਂ ਕਾਲੀ ਦਾਸ ਨਾਲ ਕਰਕੇ 
ਕਲ ਦੇ ਕਾਰੀਆ ਕਰਮ ਦੀ ਤਿਆਰੀ ਦੀ ਤਾਂਘ ਵਿਚ 
ਬਿਸਰਾਮ ਕਰਨ ਲਗ ਪਏ । ਮਹਾਂ ਕਵੀ ਆਪਣੇ ਗ੍ਰਹਿ ਨੂੰ 
ਪਸਾਰ ਗਏ । ਰ੍ 

ਅਗਲੋਰੇ ਦਿਨ ਵੀ ਰਾਜੇ ਭੇਜ ਦਾ ਵਿਦਵਾਨ ਬੀਤੇ 


ਰ ਪਰ ___`__ ` ਫਰਿਆਮ ਜ੍ਰਲਾਈ ੧੬੮੯ 
ਪੱ ੯ _$।। 58000 800 5010। । ੬00੫ ?੍ ੧81101815॥006001.001। 


ਰ੍ 


ਨਿਚਾ 


`ਦਿਨਾਂ ਦੇ ਵਿਦਵਾਨਾਂ ਵਾਂਗ ਹਾਰ ਗਿਆ । ਸੌ ਮੌਹਰ ਹਾਰੀ 


ਸ਼ਰਤ ਵੀ ਭਰ ਦਿਤੀ । 

ਸਾਰੇ ਦਰਬਾਰੀ ਵਿਦਵਾਨ ਸ/ਹਿਤਕਾਰ ਕਵੀ ਉਦਾਸ 
ਉਦਾਸ ਉਠ ਕੇ ਤਰ ਪਏ ਜਦ ਸ਼ਰਤ ਜਿੱਤਣ ਵਾਲਾ 
ਵਿਦਵਾਨ ਪੰਡਤ ਉਠ ਕੇ ਤੁਰਿਆ ਤਾਂ ਚੁਪ ਕੀਤਾ ਮਹਾਂ 
ਕਵੀ ਕਾਲੀ ਦਾਸ ਵੀ ਉਸ ਦੇ ਪਿਛੋ ਪਿਛੇ ਸਹਿਜ ਸਹਿਜ 
ਕਦਮ ਚੁਕਦਾ ਤੁਰ ਪਿਆ । 

ਵਿਦਵਾਨ-ਹਾਲ ਦੀਆਂ ਸੰਗਮਰਮਰੀ ਪੌੜੀਆਂ ਜਦ 
ਤੀਹ ਬੋਲੀਆਂ ਬੋਲਣ ਵਾਲ਼ਾ ਪੰਡਤ ਉਤਰਨ ਲੱਗਾ ਤਾਂ 
ਮਹਾਂ ਕਵੀ ਕਾਲੀ ਦਾਸ ਨੇ ਪਿਛੋ" ਉਸ ਨੂੰ ਧੱਕਾ ਦੇ ਦਿਤਾ । 
ਊਹ ਤਿੰਨ ਚਾਰ ਪੰੜੀਆਂ ਉਲਟ ਬਾਜ਼ੀ ਖਾ ਕੇ ਡਿੱਗ ਪਿਆ । 
ਗੁਸੇ ਨਾਲ ਉਠਿਆ ਅਤੇ ਬੋਤਹਾਸ਼ਾ ਡੇਗਣ ਵਾਲੇ ਨੂੰ ਗਾਲਾਂ 
ਕੱਢਣ ਲੱਗ ਪਿਆ । 

ਮਹਾਂ ਕਵੀ ਕਾਲੀ ਦਾਸ ਨੇ _ਝਟਪਟ ਉਸ ਨੂੰ ਜੱਫੀ 
ਪਾ ਲਈ ਤੇ ਨਿਮਰਤਾ ਨਾਲ ਆਖਿਆ...ਮੰਥੇ` ਸੁਭਾਵਕ 
ਧੱਕਾ ਦਿਤਾ ਗਿਆ ਮੰਨੂੰ ਖਿਮਾ ਕਰ ਦਿਉ । 

ਬੋਲੀਆਂ ਵਾਲ ਪੰਡਤ ਨੂੰ ਸ਼ਰਮ ਆਈ ਉਜ ਨੇ ਮਹਾਂ 
ਕਵੀ ਨੂੰ ਘੁਟ ਕੇ ਜੱਫੀ ਪਾ ਲਈ । ਆਪਣੇ ਪੂਰੇ ਦਿਲ ਅਤੇ 
ਅੰਦਰ ਦੀ ਆਵਾਜ਼ ਨਾਲ ਖਿਮਾ ਯਾਚਨਾ ਕਰਨ ਲੱਗ ਗਿਆ । 


ਮਹਾਂ ਕਵੀ ਵਲ ਆਪਣਾ ਪੂਰਾ ਹਿਰਦਾ ਤੇ ਆਤਮਾਂ ਡੌਲੁੰ 


ਦਿਤੀ । : 

ਕਾਲੀ _ਦਾਸ ਨੇ ਉਸ ਨੂੰ ਮੁੜ ਕੇ ਖਿਲਰ ਰਹ 
ਦਰਬਾਰ ਵਿਚ ਗੱਲਵਕੜੀ ਪਾ ਕੇ ਲੰ ਆਂਦਾ । ਆਪ ਹੀ ਉਚੋਂ 
ਥੜੇ, ਉਤੇ ਖਲੌਕੇ ਉਚੀ ਅਵਾਜ਼ ਵਿਚ ਆਖਿਆ...ਸਾਰਾਂ 
ਦਰਬਾਰ ਕਰਝ ਸਮੇ` ਲਈ ਹੁਣੇ ਫਿਰ ਜੁੜੇਗਾ । ਰਾਜਾਂ ਭੌਜ 
ਅਜੋ ਸੰਘਾਸਨ ਤੋ` ਉਠਣ ਦੀ ਤਿਆਰੀ ਕਰ ਰਿਹਾ ਸੀ । 
ਮਹਾਂ ਕਵੀ ਦੀ ਅਵਾਜ਼ ਸੁਣ ਕੇ ਮੁੜਕੇ ਨਿੱਠ ਕੇ ਬੰਠੁ 
ਗਿਆ । ੍ 

ਅਲੰਕਿਕ ਜੋਹੀ ਇਸ ਰਸਮ ਵਿਚ ਖਿਚੋ ਹੋਏ ਸਾਰੇ 
ਦਰਬਾਰੀ ਝਟਪਟ ਆ ਕੇ ਆਪਣੇ ਆਪਣੇ ਅਸਥਾਨਾਂ ਉਤੇ 


_ਬੌਠ ਗਏ । 


ਜਦ ਦਰਬਾਰ ਆਪਣੀ ਪੂਰੀ ਸੱਜ ਧੱਜ ਨਾਲ ਭਰ 
ਗਿਆ ਤਾਂ ਮਹਾਂ ਕਵੀ ਕਾਲੀ ਦਾਸ ਨੇ ਮੁਸਕਰਾਉ'ਦੀ ਆਵਾਜ਼ 
ਵਿਚ ਉਚਾਰਿਆ...ਤੀਹ ਬੋਲੀਆਂ ਬੋਲਣ ਵਾਲੇ ਦਰਸਰੇ ਰਾਜ 
ਦੇ ਵਿਦਵਾਨ ਪੰਡਤ ਦੀ ਆਪਣੀ ਜਬਾਨ ਦੀ ਬੋਲੀ ਜਿਸ ਨੂੰ 
ਅਸੀ' ਮਾਂ-ਬੋਲੀ ਕਹਿੰਦੇ ਹਾਂ ਉਹ ਹੈ ਜਿਸ ਵਿਚ ਇਸ ਨੇ 
ਗੁਸੇ ਵਿਚ ਗਾਲਾਂ ਕਢੀਆਂ ਅਤੇ ਹਿਰਦਿਉ` ਪਿਆਰ ਨਾਲ 
ਮੌਥੋਂ`` ਖਿਮਾ ਮੰਗੀ । % 


ਸ8701£12 ॥ਿ407&੦710%ਸ% 07 , 
80280108 0041171₹ 
81160 848੩8771, & 
00080 848870, 
ਸੈ, 1. 12 808੩0 


€੭01ਚੈ 5 


੮੩੩੦੪ : ੧168੬: 


੧109100ਨਖ ਭ॥ਖ ੧005 


0॥੭]% 100050181 15041, ਰ੍ 
4060 ੮4171. 


000੬ : 3805 


ਵਰਿਆਮ ਜੁਲਾਈ ੧੯੮੯ ੧੫ 


5॥। 58000 28001 500 2 ੪00੫੧ 


੧811011ਇ॥03 


ਪੰਚਮ ਪਾਤਸ਼ਾਹ ਦੀ ਸ਼ਹਾਦਤ 
ਅਤੇ ਬਾਦਸ਼ਾਹ ਜਹਾਂਗੀਰ 


--ਅਜੀਤ ਸਿੰਘ ਚੀਮਾ (ਨੈਸ਼ਵਲ ਅਵਾਰਡੀ)-- 


ਮ: ਦੇਵਿੰਦਰ ਗਿੱਲ ਦਾ ਉਪਰੌਕਤ ਸਿਰਲੇਖ ਹੇਠ 
ਲਿਖਿਆ ਲੌਖ ਵਰਿਆਮ ਜੂਨ ੮੯ ਅੰਕ ਵਿਚ ਗਹੁ ਨਾਲ 
ਪੜ੍ਹਿਆ । ਲੌਖਕ ਨੇ ਬੜੀ ਮਿਹਨਤ ਨਾਲ ਲੌਖ ਲਿਖਿਆ 
ਹੈ। ਖੌਜ ਦੀ ਦਾਦ ਦੋ'ਦਾ ਹਾਂ । ਪਰ ਲੱਖਕ ਦੇ ਲੱਖ ਵਿਚ 
ਕੁਝ ਔਸੀਆਂ ਗੱਲਾਂ ਹਨ ਜਿਸ ਨਾਲ ਮੇਰੀ ਅਸਹਿਮਤੀ ਹੈ । 
ਇਹ ਨੁਕਤੇ ਹੇਠ ਲਿਖੋ ਹਨ : 

(੧) ਬਾਦਸ਼ਾਹ ਜਾਂਹਗੀਰ ਨੌ ਆਪਣੀ ਸ੍ਰ ਜੀਵਨੀ 
ਤਜ਼ਕਿ ਜਹਾਂਗੀਰੀ ਵਿਚ ਜੋ ਗੁਰੂ ਅਰਜਨ ਦੋਵ ਜੀ ਦੀ 
ਸ਼ਹਾਦਤ ਬ'ਬਤ ਲਿਖਤ ਹੈ । ਇਹ ਸ਼ਹਾਦਤ ਤੱ ਕਾਫੀ ਸਮਾਂ 
ਪਿਛੋਂ ਲਿਖੀ ਗਈ ਹੈ । ਜੌਕਰ ਉਹ ਉਸ ਸਮੋ ਹੀ ਇਹ 
ਨੋਟ ਤਿਆਰ ਕੀਤਾ ਹੁੰਦਾ ਤਾਂ ਉਹ ਇਸ ਨੂੰ ਵਰਤਮਾਨ ਕਾਲ 
ਵਿਚ 'ਹੈ` ਸ਼ਬਦ ਵਰਤ ਕੇ ਤਿਮਾਰ ਕਰਟਾ । 

(੨) (6) ਖੁਸਰੋ ਨੇ ਆਪਣੇ ਪਿਤਾ ਦੇ ਖਿਲਾਫ 
ਬਗਾਵਤ ਕਰ ਦਿਤੀ -ਸ਼'ਹਜ਼ਾਦਾ ਖੁਸਰੋ ਦਰਿਆ ਪਾਰ 
ਕਰਨ ਸਮੋ ਸ਼ਾਇਦ ਗੁਰੂ ਜੀ ਕੋਲ ਆਇਆ ਹੋਵੇ ਪਰ ਉਸ 
ਸਮੋ ਤੱਕ ਕਿਸੇ ਨੇ ਵੀ ਗੁਰੂ ਜੀ ਬਾਰੇ ਚੁਗਲੀ ਨਾ “ਕੀਤੀ । 

(ਅ) ਉਸ ਸਮੋ` ਕਿਸੇ ਵੀ ਗੁਰੂ ਜੀ ਵੱਲ ਉ ਗਲ 
ਨਾਂ ਉਠਾਈ । 

(੩) ਗੁਰੂ ਜੀ ਨੇ ਖੁਸਤੇ ਦੇ ਮੱਥੇ ਤੇ ਕੇਸਰ ਦਾ 
ਤਿਲਕ ਲਗਾਇਆ ਪਰ ਇਹ ਇਤਹਾਸਕ ਪੱਖ ਤੋ ਦਰੁਸਤ 
ਨਹੀ । ਕੋਸਰ ਦਾ ਤਿਲਕ ਲਾਉਣਾ ਸਿਰਫ_ ਹਿੰਦੂਆਂ ਵਿਚ 
ਹੀ ਪ੍ਰਚਲਤ ਹੈ ਸਿੱਖਾਂ ਵਿਚ ਨਹੀ” । 

(੪) ਕੁਝ ਸਮਾਂ ਪਹਿਲਾਂ ਦੀਵਾਨ ਚੰਦੂ ਨੂੰ ਗੁਰੂ ਜੀ 
ਦੀ ਸ਼ਹਾਦਤਤ ਲਈ ਜੁਮੋਵਾਰ ਗਿਣਿਆ ਜਾਂਦਾ ਰਿਹਾ ਹੈ ਪਰ 
ਹੁਣ _ਇਹ _ ਖਿਆਲ _-ਰੱਦ ਹੋਂ ਚੁੱਕਾ ਹੈ । 
(ਕਿਉ ਕਿ ਤੁਜ਼ਕਿ ਜਹਾਂਗੀਰ ਵਿਚ ਚੰਦ ਦਾ ਨਾਮ ਬਿਲਕੂਲ 
ਨਹੀ' ਆਇਆ) 

ਮੋਰਾ ਵਿਚਾਰ _ਲੌਖਕ _ਤੇ ਟੀਕਾ ਟਿੱਪਣੀ 
ਦਾ ਨਹੀ ਕੇਵਲ ਕਰ ਝ ਇਹਨਾਂ ਨੁਕਤਿਆਂ ਤੇ ਵਿਚਾਰ 
ਕਰਨ ਦਾ ਹੈ । ਜੌ ਹੇਠ ਲਿਖੋ ਅਨਸਾਰ ਹੈ : 

(੧) ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਨੌਟ 
ਜਹਾਂਗੀਰ ਨੇ ਤੁਜ਼ਕਿ ਜਹਾਂਗੀਰੀ ਵਿਚ ਕਾਫੀ ਸਮਾਂ ਬਾਦ 


ਨਹੀ` ਲਿਖਿਆ ਸਗ ਇਹ ਨੌਟ ੧੯ ਜਨ ੧੬੦੬ ਈਸਵੀ 
ਨੂੰ ਲਿਖਿਆ ਜਦ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ 
੩੦ ਮਈ ੧੬੦੬ ਈਸਵੀ ਨੂੰ ਹੋਈ । ਜਹਾਂਗੀਰ ਲਹੌਰ ੭ 


_ ਮਈ ੧੬੦੬ ਤੋ ੨੬ ਮਾਰਚ ੧੬੦੭ ਈ: ਤੀਕ ਰਿਹਾਂ । 


(ਵੇਖੋ ਲਿਖਤ ਸੰਖੋਪ ਇਤਹਾਸ _ਪਿਆਰਾ ਸਿੰਘ ਪਦਮ 
ਸਫਾ ੪੨) ਨ 

ਜੋ ਆਪ ਨੇ ਦਲੀਲ ਦਿੱਤੀ ਹੈ ਕਿ ਇਹ ਘਟਨਾ 
ਵਰਤਮਾਨ ਕਾਲ ਯਾਨੀ, “ਹੈ' ਵਿਚ ਲਿਖਣੀ ਚਾਹੀਦੀ ਸੀ 


` ਭੂਤ ਕਾਲ ਵਿਚ ਕਿਉ ਲਿਖੀ ਗਈ । ਸਮਾਨ ਜੀ, ਅੱਜ 


ਦੀ ਗੱਲ ਕਲ੍ਹ ਨੂੰ ਭੂਤਕਾਲ ਵਿਚ ਚਲੀ ਜਾਂਦੀ ਹੈ । ਕੋਈ 
ਇਤਹਾਸਕ ਘਟਨਾ ਓਜੇ ਵੇਲ ਨਹੀ' ਲਿਖੀ ਜਾਂਦੀ । ਇਸ 
ਸ਼ਹਾਦਤ ਤੇ ਲਿਖਤ ਦਾ ਫਰਕ ਕੇਵਲ ਵੀਹ ਦਿਨ ਦਾ ਹੈ । 
ਜਹਾਂਗੀਰ ਨੇ ਇਹ ਸੁਣੀ ਸੁਣਾਟੀ ਕਿਵੇ `ਲੌਖਣੀ 
ਲਿਖ ਦਿਤੀ । 

(੨) ਆਪ ਨੇ ਲਿਖਿਆ ਹੈ ਕਿ ਸ਼ਾਇਦ ਖੁਸਰੋ ਗੁਰ੍ਹ 
ਜੀ ਕੌਲ ਆਇਆ ਹੋਵੇ, ਪਰ ਛੇਤੀ ਅਗੇ ਨਿਕਲ ਗਿਆ । 

ਇਸ ਵਿਚ ਸ਼ਾਇਦ ਵਾਲੀ ਕੌਈ ਗ੍ਰ ਜਾਇਸ਼ ਨਹੀ” । 
ਖੁਸਰੋ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਲੰਗਰ ਛਕਿਆ । 
ਗੁਰੂ ਦਰ ਤੇ ਕੋਈ ਆਵੇ ਉਸ ਦਾ ਸਤਿਕਾਰ ਹੁੰਦਾ ਰਿਹਾ ਹੈ । 
ਇਸ ਦਾ ਇਹ ਵੀ ਮਤਲਬ ਨਹੀ ਕਿ ਗੁਰੂ ਜੀ ਨੇ ਖੁਸਰੋ ਨੂੰ 
ਰਾਜ ਵਿਰੁਧ ਬਗਾਵਤ ਲਈ ਪ੍ਰੋਰਿਆ ਹੌਵੇ । 

ਉਸ ਸਮੇ' ਦੇ ਪ੍ਰਸਿੱਧ ਲਿਖਾਰੀ ਮੋਹਸਨ ਫਾਨੀ ਕਰਤਾ 
ਦਬਿਸਤਾਨੇ ਮਜ਼ਹਬ ਲਿਖਦਾ ਹੈ ਗੁਰ੍ਹ ਜੀ ਨੇ ਖੁਮਰੇ ਲਈ 
ਅਰਦਾਸ ਕੀਤੀ ਹੈ, ਪਰਤ ਅਰਦਾਸ ਦਾ ਸ਼ਬਦ ਇਹ ਠੀਕ 
ਪ੍ਰਗਟ ਨਹੀਂ ਕਰਦਾ ਕਿ ਗੁਤੂ ਨੇ ਕਿਸ ਕਾਰਨ ਅਰਦਾਸ 
ਕੀਤੀ ਹੋਵੇ, ਇਸ ਦੀ ਸਫ਼ਲਤਾ ਜਾਂ ਇਸ ਦੀ ਰਖਿਆ 
ਲਈ । ਕੋਵਲ ਇਹ ਹੀ ਪ੍ਰਗਟ ਹੁੰਦਾ ਹੈ ਕਿ ਅਰਦਾਸ ਗੁਰੂ 
ਨੇ ਰਖਿਆ ਲਈ ਕੀਤੀ ਹੈ । ਰ੍ 

ਦਰਸਰੀ ਸ਼ਹਾਦਤ ਮੈਕਾਲਫ ਦੀ ਹੈ ਉਹ ਲਿਖਦਾ ਹੈ 
ਕਿ ਗੁਰੂ ਜੀ ਨੇ ਖੁਸਰੋ ਨੂੰ ਪੰਜ ਹਜ਼ਾਰ ਰੁਪੈ ਹਮਦਰਦੀ ਵਜੋ” 
ਦਿਤੇ । ਪਰ ਇਹ ਗੱਲ ਇਸ ਨਾਲ ਸਿੱਧ ਨਹੀ ਹੁੰਦੀ ਕਿ 
ਗੁਰ ਜੀ ਬਗਾਵਤ ਵਿਚ ਭਾਈਵਾਲ ਸਨ । ਸੌ ਖੁਸਰੋ ਗੁਰੂ 
ਜੀ ਪਾਸ ਜ਼ਰੂਰ ਆਇਆਂ ਹੈ । 

(੨) ਭਾਗ (ਅ) ਲੇਖਕ ਜੀ ਤੁਸੀਂ ਆਪ ਹੀ 
ਹਿਸਾਬ ਲਾਓ ਕਿ ਜਹਾਂਗੀਰ ੭ ਮਈ ੧੬੦੬ ਨੂੰ ਆਇਆ 
ਤੇ ੩੦ ਮਈ ੧੬੦੬ ਈ: ਨੂੰ ਗੁਰੂ ਜੀ ਸ਼ਹੀਦ ਹੋ ਗਏ । 
੨੦ ਦਿਨਾਂ ਵਿਚ ਹੀ ਸਭ ਕੁਝ ਹੋ ਗਿਆ । ਢੁਗਲਖਰਾਂ 
ਚੁਗਲੀਆਂ ਕਰਕੇ ਤੁਅਸਬੀ ਜਹਾਂਗੀਰ ਦੀ ਕ੍ਰੇਧ-ਦੀ ਅੱਗ ਨੂੰ 
ਪ੍ਰਚੰਡ ਕੀਤਾ । ਕਿਹੜਾ ਸਮਾਂ ਸੀ ਜਦ ਜਹਾਂਗੀਰ ਨੇ ਗੁਰ੍ਹ ਜੀ 


੧੬ ਵਰਿਆਮ ਜ੍ਰਲਾਈ ੧੯੮੯ 


____` $1580000 2800 50000 2 10੫੧ 


੧811018150060018.001। 


> 18 


ਵਰ ਵਕ ਗਲ ਨਾ ਉਠਾਈ ? ਲਾਹੌਰ ਆਉਣ ਤੇ ਹੀ ਗੁਰੂ ਜੀ 
ਡ ਲਿਆ ਤੋ ਬਿਨਾਂ _ਸੌਚੇ ਸਮਝੇ ਸ਼ਹੀਦ ਕਰ 
ਤਾ ਸੀ । 

(੩) ਤਿਲਕ ਬਾਰੇ ਜਹਾਂਗੀਰ ਨੇ ਲਿਖਿਆ ਕਿ ਗੁਰੂ 
ਜੀ ਨੇ ਖੁਸਰੋ ਨੂੰ ਤਿਲਕ ਲਾਇਆ । ਮੋਰੀ ਵੀ ਇਸ ਨਾਲ 
ਸਹਿਮਤੀ ਨਹੀ” ਕਿ ਗੁਰੂ ਜੀ ਨੇ ਤਿਲਕ ਲਾਇਆ ਹੋਵੇ, 
ਕਈ ਲਿਖਾਰੀ ਤਿਲਕ ਲਾਉਣ ਨਾਲ ਸਹਿਮਤੀ ਪਰਗਟ 
ਕਰਦੇ _ਹਨ ਜਿਵੇ, “ 80021 5000) ੦੧ 
1501੧ ੦1 01੪ ੧006. ਦੇ ਕਰਤਾ ਗੁਰਬਖਸ਼ 
ਸਿੰਘ, ਇੰਦਰਜੀਤ ਚਾਵਲਾ ਪੰਨਾ ੧੫੨ ਤੇ ਲਿਖਦੇ ਹਨ, 
ਗੁਰੂ ਜੀ ਦਾ ਖੁਸਰੋ ਦੋ ਮਸਤਕ ਤੇ ਤਿਲਕ ਲਾਉਣ ਦਾ 


ਗਰ ਹਉ 


_ਅਰਥ ਸ਼ਹਿਜ਼ਾਦੇ ਨੂੰ ਹਿੰਦੋਸਤਾਨ ਦਾ ਰਾਜ ਮਿਲਣ ਦੀ 


ਅਸੀਸ ਨਹੀ ਸਮਝਿਆ ਜਾ ਸਕਦਾ । ਇਹ ਸ਼ਾਇਦ 
ਸ਼ਹਿਜ਼ਾਦੇ ਨੂੰ ਮਹਾਨਤਾ ਦੋਣ ਲਈ ਕੀਤਾ ਹੋਵੇ । ਮੈ ਹੁਣ 
ਟਿਂ ਕੇ ਜਾਂ ਤਿਲਕ ਦਾ ਜਿੱਖ ਧਰਮ ਨਾਲ ਸਬੰਧਤ ਹੌਣ ਦਾ 
ਜ਼ਿਕਰ ਕਰਦਾ ਹਾਂ । ਗੁਰੂ ਗੋਬਿੰਦ ਸਿੰਘ ਜੀ ਦੇ ਸਮੇ ਤੀਕ 
ਤਿਲਕ ਲਾਉਣਾ ਬ੍ਰੰਰਾ ਨਹੀ ਜੀ ਸਮਝਿਆ ਜਾਂਦ ਬਲਕਿ 
ਪੁਰਾਤਨ ਸਿੱਖ ਮੱਥੇ ਤੇ ਟਿੱਕਾ ਲਾਉ'ਦੇ ਸਨ ਜਿਵੇ ਭਾਈ 
ਗੁਰਦਾਸ ਜੀ ਆਪਣੀ ਵਾਰ ਵਿਚ ਲਿਖਦੇ ਹਨ : 
ਅਮੰਤ ਵੇਲ ਉਠ ਕੇ ਜਾਇ ਅੰਦਰ ਦਰਿਆ ਨਵੰਦੇ 
ਸਹਿਜ ਸਮਾਧ ਅਗਾਧ ਵਿਚ ਇਕ ਮਨ ਹੋ 
ਗੁਰ ਜਾਪ ਜਪੁੰਦੇ 
ਮੱਥੇ ਟਿੱਕਾ ਲਾਲ ਲਾਇ ਸਾਧ ਸੰਗਤ 
ਚਲ ਜਾਇ ਬਹੰਦੋ 
ਸਬਦ ਸੁਰਤ ਲਿਵ ਲੀਨ ਹੋਇ 
ਸਤਿਗੁਰ ਬਾਣੀ ਗਾਵ ਸੁਣੰਦੇ 
ਭਾਇ ਭਗਤਿ ਭੰ ਵਰਤਮਾਨ 
ਗੁਰ ਸੋਵਾ ਗੁਰਪੁਰਬ ਕਰੌਦੇ 
ਸੰਝੇ ਸੌਦਰ ਗਾਵਨਾਂ 
ਮਨ ਮੋਲੀ ਕਰ ਮੈਲ ਕਰੇਦੇ 
ਰਾਤੀ ਕੀਰਤ ਸੋਹਲਾ, ਕਰ ਆਰਤੀ 
ਪ੍ਰਸਾਦਿ ਵਡੰਦੇ 
ਗ੍ੁਰਮਖ ਸ੍ਰਖ ਫਲ ਪ੍ਰਿਮ ਚਖੋਦੇ 


ਇਸ ਵਾਰ ਤੋਂ ਭੁਲੀ ਭਾਂਤ ਹੀ ਸਿੱਧ ਹੁੰਦਾ ਹੈ ਕਿ 
ਪਹਿਲਾਂ ਪਹਿਲ ਸਿੱਖਾਂ ਵਿਚ ਟਿੱਕੇ ਦਾ ਰਵਾਜ ਸੀ । ਕਦੀ 
ਲੇਖਕ ਸ੍ਰੀ ਹਜ਼੍ਹਰ ਸਾਹਿਬ ਜਾਣ ਤਾਂ ਉਥੇ ਵਖਣ ਰੋਜ਼ ਸ਼ਾਮ 
ਦੇ ਦੀਵਾਨ ਵਿਚ ਚੰਦਨ ਆਦਿ ਰਗੜ ਕ ਸਿੱਖਾਂ ਨੂੰ ਮੱਥੇ ਤੇ 
ਤਿਲਕ ਲਾਉਦੋ ਹਨ। ਸਰੇ ਗੁਰੂ ਸਾਹਿਬਾਨ ਨੂੰ ਜਦ 


ਗੁਰਗੱਦੀ ਮਿਲਦੀ ਰਹੀ ਤਾਂ ਬਾਬਾ ਬੁੱਢਾ ਜੀ ਆਦਿ ਸਤਿਗੁਰਾਂ 
ਦੇ ਮੱਥੇ ਤੇ ਤਿਲਕ ਲਾਉਂਦੇ ਰਹੇ । ਜਦ ਮਹਾਰਾਜ 
ਰਣਜੀਤ ਸਿੰਘ ਪੰਜਾਬ ਰਾਜ ਦੀ ਗੱਦੀ ਤੇ ਬੈਠਣ ਲੱਗੌ ਤਾਂ 
ਆਪਜੀ ਨੂੰ ਬਾਬਾ ਸਾਹਿਬ ਸਿੰਘ ਬੋਦੀ ਨੇ ਮੱਥੇ ਤੇ ਤਿਲਕ 
ਲਾਇਆ।ਵੇਖੋ ਸਿੱਖ ਰਾਜ ਦੇ ਉਸਰੀਏ ਪੁਸਤਕ ਲਿਖਤ ਬਾਬਾ 
ਪ੍ਰੌਮ ਸਿੰਘ ਹੌਤੀ ਮਰਦਾਨ ਪੰਨਾ ੧੦੮ ਅਤੇ ਸੀਤਾ ਰਾਮ ਦੀ 
ਲਿਖਤ ੭੭ ਪੰਨਾ ਇਸ ਤੋਂ ਬਿਨਾਂ ਜਦ ਗੁਰੂ ਗੌਬਿੰਦ ਸਿੰਘ 
ਜੀ ਦੀ ਸ਼ਾਦੀ ਹੋਣ ਲਗੀ ਤਾਂ ਸਾਹਿਬਾਂ ਦੇ ਮੱਥੇ ਤੋ ਤਿਲਕ 
ਲਾਇਆ ਜਿਸਦੀ ਸਭਾ ਚੰਦਰਮਾ ਵਰਗ) ਲਿਖੀ ਹੈ'। ਵੇਖੁਂ 
ਸੂਰਜ ਪ੍ਰਕਾਸ਼ ਗੁਰੂ ਜੀ ਦਾ ਵਿਆਹ) ਮੋਰੋ ਖਿਆਲ ਵਿਚ 
ਟਿੱਕੇ ਦਾ ਰਵਾਜ ਪਹਿਲਾਂ ਸਿੱਖਾਂ ਵਿਚ ਸੀ ਪਰ ਜੱ“ 
ਸੁਧਾਰਕ ਲਹਿਹਾਂ ਜਿਵੇ" ਨਾਮਧਾਰੀ, ਸਿੰਘ ਸਭਾ, ਅਕਾਲੀ 
ਲਹਿਰ ਵਜ੍ਹਦ ਵਿਚ ਆਈਆਂ ਤਾਂ ਟਿੱਕੋ ਦੀ ਰਸਮ ਅਲੱਪ 
ਹੁੰਦੀ ਗਈ । ਇਹ ਕਹਿਣਾ ਗਲਤ ਹੈ ਕਿ ਕੋਸਰ ਦੀ ਤਿਲਕ 
ਲਗਾਉਣ ਦੀ ਰਸਮ ਸਿਰਫ ਹਿੰਦੂਆਂ ਵਿਚ ਹੀ ਪ੍ਰਚਲਤ ਸੀ 
ਸਿੱਖਾਂ ਵਿਚ ਨਹੀ' । 

(੪) ਦੀਵਾਨ ਚੰਦੂ ਬਾਰੇ :--ਮੈ' ਇਸ ਗੱਲ _ਨਾਲ 
ਸਹਿਮਤ ਹਾਂ ਕਿ ਚੰਦੂ ਹੀ ਗੁਰੂ ਜੀ ਦੀ ਸ਼ਹਾਦਤ ਦਾ 
ਜ਼ੁਮੋਵਾਰ ਨਹੀ । ਇਹ ਜ਼ੁਮੋਵਾਰੀ ਜਹਾਂਗੀਰ ਨੇ ਆਪਣੀ 
ਪੁਸਤਕ ਵਿਚ ਲੰ ਲਈ ਹੈ ਪਰ ਚੰਦੂ ਨੂੰ ਉੱਕਾ ਹੀ ਬੇਕਸੂਰ 
ਨਹੀ ਗੁਰਦਾਨਿਆ ਜਾ ਸਕਦਾ । ਇਹ ਜ਼ਰੂਰੀ ਨਹੀ'_ਕਿ 
ਇਸ ਦਾ ਜ਼ਿਕਰ ਜਹਾਂਗੀਰ ਆਪਣੀ ਪੁਸਤਕ ਵਿਚ ਕਰਦਾ । 
ਦੀਵਾਨ ਚੰਦੂ ਜਹਾਂਗੀਰ ਦੇ ਸਮੋ" ਅਰਥ ਮੰਤਰੀ ਸੀ_ਵੇਖੁ 
51121 $400% 01 115੧00$ ਨ01130 896 
੧੫੩, 3 ਦੂ ਸ਼ਾਹ ਦੀ ਗੁਰੂ ਜੀ ਨਾਲ ਨਿਜੀ ਦੁਸ਼ਮਣੀ ਦੋ 
ਸਿਰਲੇਖ ਹਨ । 

ਇਸ ਪੁਸਤਕ ਦਾ ਕਰਤਾ ਲਿਖਦਾ ਹੈ ਕਿ ਚੰਦਰ 


ਆਪਣੀ ਪੁਤਰੀ ਸਦਾ ਕੌਰ ਦਾ ਰਿਸ਼ਤਾ ਗੁਰੂ ਹਰਿਗੋਬਿੰਦ ਜੀ 
ਨਾਲ ਕਰਨਾ ਚਾਹੈਦਾ ਸੀ ਪਰ ਇਸ ਦੀ ਹੈ'ਕੜਬਾਜ਼) ਨੂੰ 
ਵੇਖ ਕੋ ਇਸ ਦਾ ਰਿਸ਼ਤਾ ਪ੍ਰਵਾਨ ਨਾ ਕੀਤਾ ਗਿਆ । ਚੰਦੂ 
ਗੁਰੂ ਜੀ ਦਾ ਦੁਸ਼ਮਣ ਬਣ ਗਿਆ । ਜਹਾਂਗੀਰ ਦੇ ਹੁਕਮ 
ਅਨੁਸਾਰ ਚੰਦੂ ਦੀ ਦੇਖ ਰੇਖ ਵਿਚ ਗੁਰੂ ਜੀ ਨੂੰ ਸ਼ਹੀਦ 
ਕੀਤਾ ਗਿਆ 1 

ਸਾਰੇ ਇਤਹਾਸਕਾਰ ਇਸ ਗੱਲ ਨਾਲ ਸਹਿਮਤ ਹਨ 
ਕਿ ਜਹਾਂਗੀਰ ਨੇ ਚੰਦੂ ਨੂੰ ਗੁਰੂ ਹਰਿਗੋਬਿੰਦ ਜੀ ਦੇ ਸਪੁਰਦ 
ਕੀਤਾ । ਚੰਦੂ ਦਾ ਕਾਲਾ ਮੂੰਹ ਕਰਕੇ ਲਾਹੌਰ ਵਿਚ ਫੋਰਿਆ 


ਗਿਆ ਅਤੇ ਗੁਰੂ ਅਰਜਨ ਦੇਵ ਜੀ ਦੇ ਸੀਸ ਵਿਚ_ ਰੇਤ 
ਪਾਉਣ ਵਾਲੇ ਭੜਤ੍ਰਜੇ ਹਥ ਮਰਿਆ । ਸੌ ਉਪਰ ਲਿਖੀ 
ਜਾਣਕਾਰੀ ਪਾਠਕਾਂ ਦੀ ਦਰਿਸ਼ਟੀ ਗੋਚਰ ਕੀਤੀ ਹੈ । ਪਾਠਕ 
ਇਸ ਦਾ ਆਪ ਨਿਰਨਾ ਕਰਨ । 


ਪਿੰਡ ਬੂਸੋਵਾਲ ਡਾਕਖਾਨਾ ਸੁਲਤਾਨਪੁਰ, ਕਪੂਰਥਲਾ 


ਵਰਿਆਮ ਜੁਲਾਈ ੧੯੮੯ ੧੭ 


5।। 58000 2800( 50101 ਹ। ੬0% 


੧81101815॥00੧6 


ਸ਼ਾਹਪੁਰ ਦਾ ਕਿਲਾ 
--ਡਾ: ਨਰੇਸ਼ 
ਤੌਮਰ ਰਾਜਪਰਤਾਂ ਦੀ ਜਿਹੜੀ ਰਿਆਸਤ ਸੰਨ ਇਕ 
ਹਜ਼ਾਰ ਦੇ ਨੌੜੋ-ਤੇੜੇ ਕਾਇਮ ਹੋਈ ਸੀ, ਉਸੇ ਦਾ ਨਾਂ ਅੱਗੇ 
ਚੱਲਕੋ ਰਿਆਸਤ “ਨ੍ਰਪੁਰ” ਪਿਆ । ਨ੍ਰਰਪੁਰ ਸ਼ਹਿਰ ਇਸ 
ਰਿਆਸਤ ਦੀ ਰਾਜਧਾਨੀ ਬਨਣ ਤੋ ਪਹਿਲਾਂ, ਪਠਾਨਕੋਟ 
ਇਸਦੀ ਰਾਜਧਾਨੀ ਹੁੰਦਾ ਸੀ ! ਸਤਾਰਵੀ” ਸਦੀ ਦੇ ਆਰੰਭ 
ਵਿਚ ਇਸ ਰਿਆਸਤ ਦੀ ਰਾਜਧਾਨੀ ਜਿਸ ਥਾਂ ਤੇ ਤਬਦੀਲ 
ਹੋਈ, ਉਸਦਾ ਨਾਂ 'ਦਰਮਾਰੀ” ਸੀ, ਪਰ ਰਾਜਧਾਨੀ ਤਬਦੀਲ 
ਹੁੰਦਿਆਂ ਹੀ ਰਾਜਪ੍ਰਤ ਰਾਜਿਆਂ ਨੇ ਮੁਗਲ ਬਾਦਸ਼ਾਹ 
ਜਹਾਂਗੀਰ ਪ੍ਰਤੀ ਆਪਣੀ ਅਧੀਨਗੀ ਦਾ ਪਰੀਚੈ ਦਿੰਦਿਆਂ 
ਹੋਇਆਂ ਇਸਦਾ ਨਾਂ 'ਨ੍ਰ-ਉਦ-ਦੀਨ ਜਹਾਂਗੀਰ' ਦੇ ਨਾਂ ਤੇ 
“ਨੂਰਪੁਰ” ਰੱਖ ਦਿੱਤਾ । ਸ਼ਾਹਜਹਾਂ ਦੇ ਸਮੋ ਇਸ ਰਿਆਸਤ 
ਵਿਚ ਚੱਕੀ ਅਤੇ ਰਾਵੀ ਦੇ ਵਿਚਕਾਰਲੇ ਹਿੱਸੇ ਨੂੰ ਕੱਟ ਕੇ 
` ਇਕ ਹੌਰ ਰਿਆਸਤ ਪੈਦਾ ਕੀਤੀ ਗਈ । ਰਾਜਾ ਜਗਤ ਸਿੰਘ 
ਦਾ ਭਰਾ ਭਾਉ ਸਿੰਘ ਇਸਦਾ ਰਾਜਾ ਥਾਪਿਆ ਗਿਆ । 
ਨਰਪੁਰ ਤੋ” ਟੁੱਟ ਕੇ ਬਣੀ ਇਸ ਨਵੀ ਰਿਆਸਤ ਨੰ ਜਿਸ ਥਾਂ 
ਨੂੰ ਆਪਣੀ ਰਾਜਧਾਨੀ ਬਨਾਉਣ ਲਈ ਚੁਣਿਆ, ਉਸਦਾ ਨਾਂ 
“ਭਾਹਜਹਾਂ” ਦੋ ਨਾਂ ਤੇ 'ਸ਼ਾਹਪਰ ਰੱਖਿਆ ਗਿਆ ਅਤੇ ਇਸ 
ਸਥਾਨ ਤੇ ਮੌਜ੍ਰਟ ਰਾਜਪੂਤਾਂ ਦ' ਇਕ ਪੁਰਾਤਨ ਕਿਲਾ 
ਪਠਾਨਕੌਟ ਦੇ ਉੱਤਰੀ ਭਾਗ ਦੇ ਪਹਾੜੀ ਰਾਜ ਦੀਆਂ ਅਨੇਕਾਂ 
ਘਟਨਾਵਾਂ ਦੀ ਸਾਖੀ ਭਰ ਰਿਹਾ ਹੈ । 
ਪਠਾਨਕੌਟ ਤੌ 'ਪਠਾਨੀਆਂ” ਅੱਲ ਲੰਕੇ ਨਿਕਲੀ 
ਰਾਂਜਪੂਤਾਂ ਦੀ ਜਿਸ ਸ਼ਾਖ਼ ਨੂੰ ਸ਼ਾਹਪੁਰ ਦੀ ਹਕੂਮਤ ਨਸੀਥ 
ਹੋਈ, ਉਸਦੇ ਸੰਤੰਧ ਭਾਵੇਂ ਮੁਗ਼ਲਾਂ ਨਾਲ ਬਹੁਤ ਹੀ 
ਵਧੀਆ ਸਨ, ਪਰ ਆਪਣੇ ਰਾਜ ਦੀ _ਪ੍ਰਤਿਸ਼ਠਾ ਲਈ, 
ਰਾਜਧਾਨੀ ਵਿਚ ਇਕ ਕਿਲੋ ਦੀ ਹੋਂਦ ਜ਼ਰੂਰੀ ਸੀ । ਇਹ 
ਜ਼ਰੂਰਤ ਪੂਰੀ ਕੀਤੀ ਜਸਪਾਲ ਸਿੰਘ _ਪਠਾਨੀਆ ਨੂੰ । 
ਆਪਣੀ ਹੱਦ ਦੇ ਮੁੱਫਲੇ ਸਮੇ ਤੋ' ਟਿਸ ਕਿਲੋ ਨੂੰ ਨਾ ਤਪਾਂ 
ਦੀ ਗੜਗੜ ਦੀ _ਲੱੜ ਪਈ ਅਤੇ ਨਾ ਤੀਰ-ਅੰਦਾਜ਼ਾਂ ਤੇ 
ਨੌਜ਼ਾਬਰਦਾਰਾਂ ਨੂੰ ਇਸਦੀ ਰਾਖੀ ਦੀ । ਮੁਗ਼ਲਾਂ ਦੀ ਮਿਹਰ 
ਸਦਕਾ ਬਣੀ ਇਹ ਰਿਆਸਤ ਕਿਸੇ ਵੀ ਪ੍ਰਕਾਰ ਦੇ ਤੱਖਲੇ ਤੱ 
ਨਿਸਚਿੰਤ ਸੀ, ਇਸ ਕਿਲੋ ਨੇ ਜੰਗਾਂ ਵੇਖਣ ਦੀ ਥਾਂ ਰਾਜਸੀ 
ਠਾਠਬਾਠ ਵੇਖਣਾਂ ਆਰੰਭ ਕੀਤਾ । ਸੁੱਖ-ਸਮਿਿਧੀ ਦਾ ਇਹ 
. ਦੌਰ ਉਚੋ' ਤਕ ਚਲਦਾ ਰਿਹਾ ਜਦੋਂ ਤੱਕ ਸਿੱਖਾਂ ਨੇ ਇਸ 
ਪਾਸੋ ਦਾ ਰੁਖ ਨਹੀਂ' ਕੀਤਾ । ਸਿੱਖਾਂ ਦੇ ਇਸ ਪਾਜੋ ਆਉਣ 
ਡੇ ਵੀ ਭਾਵੇ ਇਸ ਕਿਲੇ ਨੇ ਕੇਈ ਖ਼੍ਰਨ ਖ਼ਰ'ਬਾ ਨਹੀਂ 


ਵੇਖਿਆ, ਪਰ ਇਸਦੇ ਬੁੱਢੇ ਹੱਡਾਂ ਨੇ_ਉਸ ਤਬਦੀਲੀ 
ਜ਼ਰੂਰ ਮਹਿਸ੍ਹ3 ਕੀਤਾ ਜੌ ਰਾਜਪੂਤੀ ਰਾਜ ਦੀ ਸਮਾਪਤੀ 


ਸਿੱਖ ਰਾਜ ਦੇ ਆਰੰਭ ਦਾ ਸਿੱਟਾ ਸੀ । ਸੰਨ ੧੮੧੬ ਵਿਚ, 


ਜਦੋ ਰਣਜੀਤ ਜਿੰਘ ਨੇ ਪਠਾਨਕੋਟ ਦੇ ਆਸਪਾਸ ਦੇ ਇਲਾਕੇ 
ਤੇ ਕਬਜ਼ਾ ਕੀਤਾ ਤਾਂ ਇਸ ਕਿਲੋ ਨੇ ਵੀ ਸ਼ੇਰੇ-ਪੰਜਾਬ ਦੇ 
ਸਾਹਮਣੇ ਸਿਰ ਝੁਕਾ ਦਿੱਤਾ । : 
`_ ਆਪਣੇ ਜਨਮ ਦੇ ਨਾਲ ਹੀ ਹਿੱਸ ਕਿਲੇ ਦੀਆਂ ਅੱਖਾਂ 
ਨੇ ਉਸ ਨਹਿਰ ਦੇ ਜਨਮ ਦਾ ਨਜ਼ਾਰਾ ਡਿੱਠਾ, ਜਿਸਨੂੰ ਸੰਨ 
੧੬੩੯ ਵਿਚ ਇਸ ਲਦੀ ਜ਼ਨਮ ਲੜਾ ਪਿਆ ਸੀ ਕਿਫੇ'ਕਿ 
ਉਸਦੇ ਰਾਹੀ ਰਾਵੀ ਦੇ ਪਾਣੀ ਨੇ ਸ਼ਾਲਾਮਾਰ ਬਾਗ਼ ਦੀ 
ਆਬਯਾਂਰੀ ਲਈ ਲਾਹੌਰ ਜਾਣਾ ਸੀ । ਬਾਲਪੁਣੇ ਦੀ ਉਮਰ 
ਵਿਚ ਇਸਨੇ ਅਣੀ ਮਰਦਾਨ ਖ਼ਾਂ ਨੂੰ ਇਹ ਨਹਿਰ ਤਾਮੀਰ 
ਕਰਾਉ'ਦਿਆਂ ਵੇਖਿਆ ਅਤੇ ਮਹਿਸ੍ਹਸ ਕੀਤਾ ਕਿ ਲਾਹੌਰ 
ਨਾਲ ਸ਼ਾਹਪੁਰ ਦਾ ਰਿਸ਼ਤਾ ਹੌਜ ਵੀ ਗ੍ਰੜ੍ਹਾ ਹੋਂ ਗਿਆ ਹੈ । 
ਫਿਰ ਹੌਰਨਾਂ ਅਨੇਕਾਂ ਕਿਲਿਆ ਵਾਂਗ ਇਹ ਕਿਲਾ ਵੀ 
ਅੰਗਰੇਜ਼ਾਂ ਦੇ ਕਦਮਾਂ ਹੇਠ ਲਿਤਾੜਿਆ ਗਿਆ । ਸਰੀਰਕ ਤੌਰ 
ਤੇ ਅੰਗਰੇਜ਼ਾਂ ਦਾ ਗ਼ੁਝਾਮ ਹੌਕੇ ਵੀ ਇਸ ਕਿਲੋ ਦੀ ਆਤਮਾ 
ਭਾਰਤ ਦੀ ਆਜ਼ਾਦੀ ਲਈ ਤੜਫਦੀ ਰਹੀ, ਅਤੇ ਸੋਨ 


੧੮੪੮ ਦੀ ਟਿਕ ਰਾਤ ਨੂੰ ਇਸਨੇ ਰਾਜਾ ਬੀਰ ਸਿੰਘ ਦੇ 


04 


ਵਜ਼ੀਰਜ਼ਾਦੇ ਰਾਮ ਸਿੰਘ ਅਤੇ ਉਸਦੇ ਸੂਰਬੀਰ ਸਾਥੀਆਂ ਨੂੰ 
ਅਪਣੀ ਬੁੱਕਲ ਵਿਚ ਬਾਂ ਦੇ ਕੇ ਫ਼ਿਕ ਅਜਿਹਾ ਹੰਭਲਾ 
ਮਾਰਿਆ, ਜੌ ਭਾਰਤੀ ਆਜ਼ਾਦੀ ਦੀ ਇਕ ਮਹਤਵਪ੍ਰਰਨ 
ਘਟਨਾ ਹੁੰਦਿਆਂ ਹੋਇਆਂ ਵੀ, ਇਤਿਹਾਸ ਵਿਚ ਕੋਈ ਸਥਾਨ 
ਪ੍ਰਾਪਤ ਨਹੀਂ ਕਰ ਸਕੀ ਹੈ । ਇਹ ਘਟਨਾ ਹੈ ਸੰਨ ੧ ੪੮ 
ਦੀ ਬਗਾਵਤ । ਰਾਮ ਸਿੰਘ ਨੇ ਜੰਮੂ ਦੇ ਇਲਾਕੇ ਚੋ" ਆਪਣੇ 
ਯੋਧੇ ਸਥੀ ਇਕੱਠੇ ਕੀਤੇ ਅਤੇ ਰਾਵੀ ਪਾਰ ਕਰਕੇ ਇਸ ਕਿਲੋ 
ਵਿਚ ਆ ਗਿਆ । ਉਸੇ ਰਾਤ ਉਸਨੇ ਢੋਲ-ਢਮੱਕੇ ਨਾਲ 
ਔਲਾਨ ਕੀਤਾ ਕਿ, “ਅੱਜ ਤੱ` ਇਸ ਇਲਾਕੇ ਤੋਂ ਅੰਗਰੇਜ਼ਾਂ 
ਦਾ ਰਾਜ ਸਮਾਪਤ ਹੁੰਦਾ ਹੈ । ਇ3 ਇਲਾਕੇ ਦਾ ਰਾਜਾ ਹੈ 
ਦਲੀਪ ਸਿੰਘ ਤੋ ਰਾਮ ਸਿੰਘ ਉਸਦਾ ਮੰਤਰੀ ਹੈ ।” 

ਕਿਲੋ ਤੇ ਕਬਜ਼ਾ ਹੋਣ ਦੀ ਇਹ ਖ਼ਬਰ ਤੇਜ਼ ਰਫਤ'ਰੀ 
ਨਾਲ ਹੁਸ਼ਿਆਰਪੁਰ ਪੁੱਜੀ । ਹੁਸ਼ਿਆਰਪੁਰ ਤੋਂ ਅੰਗਰੇਜ਼ੀ ਫੌਜ 
ਇਸ ਕਿਲੋ ਵੱਲ ਨੂੰ ਨੱਸ ਤਰੀ । ਰਾਮ ਸਿੰਘ ਜਿੰਨਾ ਚਿਰ 
ਮੁਕਾਬਲਾ ਕਰ ਸਕਦਾ ਸੀ, ਕਰਦਾ ਰਿਹਾ; ਪਰ ਅਖੀਰ ਮੁੱਠੀ 
ਭਰ ਸਾਥੀਆਂ ਨਾਲ ਉਸਤੇ ਇਸ ਕਿਲੋ ਦੀ ਹਿਫ਼ਾਜ਼ਤ 
ਅਸੰਭਵ ਹੋ ਗਟੀ । ਮੁੜ ਅੰਗਰੇਜ਼ਾਂ ਦੇ ਹੱਥ ਆਉਣ ਤੱ 
ਪਹਿਲਾਂ ਇਸ ਕਿਲੋ ਦੀਆਂ ਬੁੱਢੀਆਂ ਕੰਧਾਂ ਨੇ, ਰਾਤ ਦੇ 
ਹਨੋਰੋ ਵਿਚ, ਰਾਮ ਸਿੰਘ ਨੂੰ ਫਰਾਰ ਹੁੰਦਿਆਂ ਵੇਖਿਆ ਤੇ 


੧੮ ਵਰਿਆਮ ਜੁਲਾਈ ੧੯੮੯ 


ਨ 5॥ 38000 1800 5॥0। 2 ੪00੫) 


੧8॥101815॥0ਗ601.001। 


ਰ 


007 120 _ 


ਦਾ 


[ 


ਨ 


ਉਸਦੇ ਇਸ ਸ਼ਲਾਘਾਂਯੌਗੇ ਕਾਰਨਮੇ ਦੀ ਯਾਦ ਸੀਨੇ ਵਿਚ ` 
ਸਾਂਭ ਲਈ । 


ਫਿਰ ਅਗਲੇ ਵਰ੍ਹੇ , ਸੰਨ ੧੮੪੯ ਵਿਚ, ਇਸ ਕਿਲ 
ਨੇ ਇਹ ਮਨਹੂਸ ਖ਼ਬਰ ਸੁਣੀ ਕਿ ਡੱਲਾਧਾਰ ਦੇ ਮੰਦਰ ਵਿਚ 
ਮਾਂ ਦੁਰਗਾ ਦੀ ਪੂਜਾ ਕਰਦੇ ਰਾਮ ਸਿੰਘ ਨੂੰ ਅੰਗਰੇਜ਼ਾਂ ਨੇ 
ਗਿਫਤਾਰ ਕਰ ਲਿਆ ਹੈ । 


ਵਰਤਮਾਨ ਸਮੋ ਇਹ ਕਿਲਾ ਆਪਣੇ ਮੰਡਰ ਰ੍ਰਪ ਵਿਚ 
ਹੀ ਬਾਕੀ ਹੈ । ਇਸਦਾ ਜਾਹੌ-ਜਲਾਲ, _ਇਸਦੀ ਸੋੰਦਰਤਾ, 
ਇਸਦੀ ਆਖੌਤਾਬ ਕਦੋਂ ਦੀ ਸਮਾਪਤ ਹੋ ਚੁੱਕੀ ਹੈ । ਸਮੋ ਦੀ 
ਗਰਦਿਸ਼ ਨੇ ਇਸਦੀ ਹਿੱਕ ਤੇ ਇਕ ਖ਼੍ਤਸ਼ਰਰਤ ਬੰਗਲਾ ਉਗਾ 
ਦਿੱਤਾ ਹੈ, ਜੌ ਹੁਣ “ਫੂਰਿਸਟ ਬੰਗਲ” ਅਖਵਾਉ'ਦਾ ਹੈ । 
ਪਰ ਅਜੇ ਵੀ ਇਸ ਕਿਲੋ ਦੋ ਖੈਡਰਾਤ ਇਸਦੀ ਪਛਾਣ 
ਸੁਖਾਲੀ ਕਰ ਰਹੇ ਹਨ । 


ਮੁਖੀ ਭਾਈ ਵੀਰ ਸਿੰਘ, ਚੋਅਰ 
ਪੰਜਾਬ ਯੂਨੀਵਰਸਟੀ ਚੰਡੀਂਗੜ੍ਹ _ 
8 


੪੪0; 9351 207ਮ900੨/੧੪ 707੧ ? 


44 2 6 


2 0 [060ਲ220% 
&ੀਉੱਧਾਂ, 0ਧ, 


73੧0੩ ੧੦੨੦. 44%001%40,ਨਿ. 
ਇ੦॥੧੬ : 72116 


ਹ46000%00%%00% 
ਫਰਿਆਮ ਜੁਲਾਈ ੧੯੮੯ 


5। 58000 2800 50101 ਹ। ੬00੫੧ 


ਰ ਵਿਗਿਆਨਾਂ ਦੀ ਅਕਾਦਮੀ ਦੇ 


ਤੇਮਾਕੂ ਪੀਣ ਨਾਲ ਸੰਸਾਰ ਵਿਚ 
ਹਰ ਸਾਲ ੨੫ ਲੱਖ ਮੌਤਾਂ 


ਸੋਵੀਅਤ ਯੂਨੀਅਨ (ਰੂਸ) ਨੇ ਸਾਰੇ ਦੋਸ਼ ਦੇ ਪਧਰ 
ਤੇ ਤੰਮਾਕ੍ਹ ਨੌਸ਼ੀ ਵਿਰੁਧ ਪ੍ਰੋਗਰਾਮ ਨੂੰ ਫੋਲਾਣਾ ਤੋਂ ਵਧਾਉਣਾ 
ਆਰੰਭ ਕਰ ਦਿਤਾਂ ਹੈ । ਇਹ ਗਲ ਦੇਸ਼ ਦੇ ਡਾਕਟਰੀ 
ਉਪ_ਪ੍ਰਧਾਨ ਅਲੰਗਜ਼ਾਂਦਰ 
ਚੁਤਲਿਨ ਨੇ ਰੂਸੀ ਸਮਾਚਾਰ ਤਾਸ ਨੂੰ ਦਸੀ ਹੈ । ਸਾਰੇ ਸੰਸਾਰ 
ਵਿਚ ਤਮਾਕੂ ਤੋਂ ਮੁਕਤੀ ਦੋ ਦਿਨ ੩੧ ਮਈ ਸਬੰਧੀ ਉਹ 
ਗਲ ਕਰ ਰਹੈ ਸਨ , ੍ 


ਇਸ ਪ੍ਰਗਰਾਮ ਅਨੁਸਾਰ ਬਹੁਤ ਵਡੀ ਪਧਰ_ ਤੋ 
ਮੁਹਿੰਮ ਚਲਾਈ ਜਾ ਰਹੀ ਹੈ ਜਿਸ ਵਿਚ ਸਾਇੰਸ ਤੇ ਡਾਕ- 
ਟਰੀ ਇਲਾਜ ਦੇ ਪ੍ਰੋਗਰਾਮ, ਵਿਦਿਅਕ ਖੇਤਰ ਵਿਚ ਪਤਚਾਰ 
ਮੁਰਿੰਮਾਂ ਸ਼ਾਮਲ ਹਨ । ਲੌਕਾਂ ਦੀ ਰਾਇ ਦੀ ਗਣਨਾ ਵੀ 
ਕੀਤੀ ਜਾਣੀ ਹੈ । ਇਸ ਵਿਚ ਹਿਸਾ ਲੰ ਰਹੋ ਵਿਗਿਆਨੀ 
ਅਤੇ ਚਕਿਤਸਾ ਵਿਗਿਆਨਆਂ ਦਾ ਇਕ ਸੁਝਾਅ ਇਹ ਵੀ 
ਹੈ ਕਿ ਕੁਲ ਚਿਕਿਤਸਾ ਵਿਗਿਆਨੀਆਂ (ਡਾਕਟਰੀ ਸਾਇੰਸ- 
ਦਾਨਾਂ) ਨੂੰ ਤਮਾਕ੍ਹ ਦਾ ਤਿਆਂਗ ਕਰ ਦੋਣਾ ਚਾਹੀਦਾ ਹੈ । 


ਚੁਚ'ਲਿਨ ਨੈ ਦਸਿਆ ਕਿ ਸੌਸਾਰ ਸਿਹਤ ਸੰਸਥਾ 
(ਡਬਲਿਊ- _ਅੰਚ. __ਓ.) ਦੇ  ਔਕੜਿਆਂ 
ਮੁਤਾਬਕ ਤੰਮਾਕ੍ਹਨੌਸ਼ੀ ਨਾਲ ਹਰ ਸਾਲ ਲਗ ਭਗ ੨੫ ਲੱਖ 
ਮੌਤਾਂ ਹੁਦੀਆਂ- ਰਨ । ਇਹ ਇਸਤਰੀਆਂ ਅਤੇ ਉਹਨਾਂ ਦੇ 
ਬਚਿਆਂ ਲਈ ਖਾਸ ਕਰਕੇ ਹਾਨੀ ਕਾਰਕ ਹੈ । ਤੌਮਾਕ੍ਰ ਨਾਲ 
ਉਹਨਾਂ ਨੂੰ ਅਣਗਿਣਤ _ਰੌਗ ਲਗ ਜਾਂਦੇ `ਹਨ । ਤੰਮਾਕ੍ਹ 
ਪੀਣ ਵਾਲਿਆਂ ਮਾਪਿਆਂ ਦੇ ਬਚਿਆਂ ਨੂੰ ਫਫੜੇ ਦਾ ਕੇਸਰ 
ਹੋਣ ਦੇ ਕੌਜ ਵੀ ਦਰਜ ਕੀਤੇ ਜਾ ਚੁਕੇ ਹਨ । 


ਸੋਵੀਅਤ ਯੂਨੀਅਨ ਨੂੰ ਇਹ ਮਹਿੰਮ ਇਸਲਈ ਵੀ 
ਚਲਾਉਣੀ ਪਈ ਹੈ ਕਿਉਕਿ ਤਮਾਕ੍ਨੇਸ਼ੀ ਕਰਨ ਵਾਲੀਆਂ 
ਇਸਤਰੀਆਂ ਦੀ ਗਿਣਤੀ ਵਧ ਰਹੀ ਹੈ ਇਥੋ” ਤਕ ਕਿ 
ਸਕੂਲੀ ਕੁੜੀਆਂ ਵਿਚ ਵੀ ਇਹ ਭੰੜੀ ਲਤ ਫੈਲ ਰਹੀ ਹੈ । 


ਇਸ ਸਕੌਧ ਵਿਚ ਬਹ੍ਤ ਵਿਆਪਕ ਪਧਰ ਤੇ ਪਰਢਾਰ 


` ਮੁਹਿੰਮ ਚਲਾਈ ਜਾ ਰਹੀ ਹੈ,ਖੌਜ ਕੇਦਰ ਸਥਾਪਤ ਕੀਤੇ ਜ 
`ਰਹੇ ਹਨ ਅਤੇ ਤਮਾਕ੍ਰਨੰਸ਼ੀ ਨੂੰ ਖਤਮ ਕਰਨ _ਲਈ._ਹਰ ਹੀਲਾ 


ਵਰਤਿਆ ਜਾ ਰਿਹ ਹੈ । 
2 


।੧੧7੧0181॥0%960081ਹੈ0 


ਰ੍ 
੫ 
ਜਿ 
ਰ੍ 
ਰ੍‌ 


1੯੧੦ //ਗ੦1੪੦, 070/0€3115/131101ਗ। 


27 ਦਲਦਲ 


#=੧ 


ਬ੍ਓ 
ਸਰ ਸਤਿਗੁਰੂ ਰ੩। ਸਿੰਘ ਜੀ ਸਹਾਇ 


01,16੧610ਣ8 6 


੬ ੮0066 ਸਿ।੩੦15 
01 311 $1205 


$ ਨ੨॥ 01੧੮5 


$ "10736015 
01 311 1$॥੬5 


੯੭ ੧੮੩1 ਜ1%ਸ੩ 16/7 ੮ਨਤ 
$ 10%€1 10155 


$ 7੧073011੮ 7055 


$ 50370 ”3165 01 31 
3੬5 601101€6੬ 
ਜਿ1%€15 


` (1੬ 1 5$29033 
£110॥08 ਸ&੦101$ 1 501973 


ਪਰ ਅ1%॥੧ 7/5 ਰ੍ : ੨੬81. `_ 1536093 
841.,੧%2 01 51੧11 & 571੧5 

08੦6 : 48/11 7ਸ4148₹41.4 ਸ%114. ਸ੩੦੧੦॥੧ : & 2/3, 4੧4 081, 7੩45 11 

੪੬੪0 00111-110055 4 000, €੮-70 ੪੬੫੪ 0£001-110064 


`_____ ੩੦ $॥ 58000 2800 50000 2| €(ਜ਼ਿੰਗ੍ਰਿਆਂਮ ਜੁਲਾਈ ੧੯੮ਢ ।੧8010081200੫/6010601 


£ 


01111 


ਪਿ 
( ੬ ਰੀ [ 


(7 ਇਉ 0) [ 
(ਇਤ ] 0 ਰ੍ [ [ 


00001 4 


2੫ & & ੫ 
ਟੇਂਟ ਹਾਉਸ ਵਾਲਿਆਂ ਵਾਸਤੇ ਖੁਸ਼ਖਬਰੀ 
ਵਧੀਆ, ਦਿਲਕਸ਼ ਵੇਨ ਸੁਵੇਨੇ ਸੁੰਦਰ ਡੀਜ਼ਾਈਨਾਂ ਤੇ ਗਰੈਟੀ ਸ਼ੁਦ' ਪਕੇ ਰੋਗਾਂ ਵਿਚ ਬਣੇ 
੧ ਟੁਕੜੀਦਾਰ ਪਰਿੰਟ ਸ਼ਾਮਿਆਨੇ, ਕਨ'ਤਾਂ, ਲਕੜੀ ਤੋਂ ਸਟੀਲ ਦੇ 
ਫਰਨੀਚਰ ਲਈ ਪਧਾਰੋ ਜਾਂ ਲਿਖੋ । 


ਨਾਮਧਾਰੀ ਏਜੰਸੀਜ਼ 


੨/੨੦੬੯, ਚਾਹ ਐਦਾਰਾ, ਜੁਬਲ) ਸਿਨਮ' ਦੇ ਪਿਛੋਂ, 
ਚਾਂਦਨ ਚੋਂ“ਕ,ਦਿਲ)-੧੧੦੦੦੬ 


੪301੪0%੧੦੮੯੫॥੦॥5 ਈ $002[2115 ੦1: 
00੧02 ”੧।੪7॥ਇ੦ 50%0।&02%5 8 40475 
ਇ0ਜੈ &00 ੧1੪02, ।੪ %717੧4%711 4੧0 ੨੫0੧੭੨੪77ਟਇਟ0 ੮੨7 <੦000੧2 
੪੪੦੦0ਇ੪ ੪ 27ਟਇ0 ੫੧0170ਜ੧੬£ 
ਉ ਇ40ਇ27140੮40 7੦. 


€%ਜੀਟ੬ :2528411 


ਨ $।.,.। (ਚੜ $ 0 
॥ ਰ੍ £0੬45£ ੮0746 ਨਾਦ ` ੧5.  : 21404 


_ ੧ਿ81000811 /੯2€116166 .- 


2/2068 61411 4੧04੧75(੩੬10॥0406118੬ (੧੬੧੩) 
608੫0।੧ 60006. 0ਇ1. 1 110006. 


ਵਰਿਆਮ ਜਲਾਈ ੧੯੮੯ 


ਰਤ 


ਰੱ 8900੫ 800(5001ਹ1000% _ਧਿਕ10੧1੨0੫6081.0 ਜੀ 


੧ਿ੪01516160 1੦. ਇ8/41--253 ੧041111.% ੮4814 ਹ01 1989 
3। 61 ੫੬੫੪5 ”32€19 01 1੧913 ੧੦. 26453/75 


੧ਿਢ015161€9 ੧੪101 0੧ ੧0915 


£॥੧0190685 


110-5੧੮14601746 ਰੁ 
॥1੧(9-੧14॥1746 
੧11-੧੯4111311੧6॥ 


10000] 196100301 18101005 


20001.) 


8715-01732 


47.82423 77971767777622 - 
61005, ੧ਿ05100, 1੧110, 0312€ 


?11੧੬319[1€, ਇ131611 6703੧ 815੮01੯5 
£011) ੬37੬੪ 00 7€1635€ 6007੯ $31(ਊ 9੫319 815€01(9 


_ਇ001481₹1 1੧15611115 2₹71. 110. 
ਰੁ ੧-23 ੧1.1. 1). “. 180. &7€੩ 
` €01081(0403, &07804080-431210 


ਰ੍ " 1੬1੬]00॥੬ : 8707 
ਰ੍ . ੬161815 : (04270 


ਐਡਟਰ, ਪ੍ਰੰਟਰ, ਪ੍ਰਕਾਸ਼ਕ ਤੇ ਮਾਲਕ ਜਗਦੀਸ਼ ਸਿੰਘ ਨੇ ਨਾਮਧਾਰੀ ਪ੍ਰਿੰਟਰਜ: ਲਾਡੌਵਾਲੀ ਰੌਡ, ਜਲੰਧਰ ਤੋ' ਛਪਵਾ ਕੇ 
ਦਫਤਰ ਵਰਿਆਮ ਲਾਡੋਵਾਲੀ ਰੋਡ ਜਲੰਧਰ ਤੋਂ` ਪ੍ਰਕਾਸ਼ਤ ਕੀਤਾ । 
॥0੦11੧੧1੧ /&੧140, 80੦04311 ੧੦੩੦, 48181018।-144001. 
੫੦੦. ੨ ਵਰਿਆਮ ਜ੍ਲਾਂਈ ੧੯੮੯ 
__``_ $1 58000 38000 5। [੪11 ਹੂ ੧੨॥ 
00 28000 5001 ਹ। ੬0) ____ ।੩00੪॥੨॥0੫%0181.60॥ 


